ਵੀਹਵੀਂ ਸਦੀ ਵਿਚ ਉਰਦੂ ਸ਼ਾਇਰੀ ਦੇ ਹਵਾਲੇ ਨਾਲ ਜਿਨ੍ਹਾਂ ਉਰਦੂ ਸ਼ਾਇਰਾਂ ਨੇ 
ਆਮ ਲੋਕਾਈ ਦੇ ਦਿਲਾਂ ਦੇ ਕਰੀਬ ਸ਼ਾਇਰੀ ਕੀਤੀ, ਉਨ੍ਹਾਂ ਵਿਚ ਡਾ. ਸਤਿਨਾਮ ਸਿੰਘ 
ਖ਼ਮਾਰ ਦਾ ਨਾਂ ਵਿਸ਼ੇਸ਼ ਜ਼ਿਕਰਯੋਗ ਹੈ। ਇਹਦਾ ਬੁਨਿਆਦੀ ਕਾਰਨ ਇਹ ਕਿ ਖ਼ੁਮਾਰ ਸਿਰਫ਼ 
ਸ਼ਾਇਰ ਹੀ ਨਹੀਂ ਸਨ ਬਲਕਿ ਗੰਭੀਰ ਚਿੰਤਕ ਅਤੇ ਮਨੋਵਿਗਿਆਨੀ ਵੀ ਸਨ। 
ਮਨੋਵਿਗਿਆਨ ਐਸਾ ਵਿਸ਼ਾ ਹੈ ਜਿਹੜਾ ਲੋਕਾਈ ਦੇ ਅੰਤਰ ਮਨ ਦੀ ਸਥਿਤੀ ਨੂੰ ਉਜਾਗਰ 
ਕਰਦਾ ਹੈ।ਖ਼ਮਾਰ ਦੀ ਸ਼ਾਇਰੀ ਵਿਚ ਸੋਚ ਦੀ ਲੋਚ ਹੈ।ਉਹ ਜੀਵਨ ਦੀਆਂ ਅੰਨ੍ਹੀਆਂ ਰਾਹਾਂ 
ਕਰਦਾ ਹੈ। 

ਓੜ੍ਹ ਕਾਰ ਲਫ਼ਜ਼' ਕਾਂ ਚਾਦਰ, ਆਓਗੇ ਜਬ ਸ਼ਾਮਨੇ 
ਕੈਸ਼ੇ ਕੈਸੇ ਜ਼ਾਫੀਓ'` ਸੇ, ਤੁਮ ਕੇ ਸ਼ੋਚਾ ਜਾਏਗਾ // 

ਖ਼ਮਾਰ ਪੰਜਾਬ ਦੀ ਧਰਤੀ ਦੇ ਇਕ ਵੱਡੇ ਪਰਿਵਾਰ ਵਿਚ 1934 ਵਿਚ 
ਸ਼ਾਹੀਵਾਲ ਦੇ ਪਿੰਡ ਚੱਕ ਸੁਰਜਨ ਸਿੰਘ ਵਾਲਾ ਵਿਚ ਪੈਦਾ ਹੋਇਆ। ਪਿੰਡ ਦਾ ਨਾਂ 
ਖ਼ਮਾਰ ਦੇ ਪਿਤਾ ਸਰਦਾਰ ਸੁਰਜਨ ਸਿੰਘ ਦੇ ਨਾਂ 'ਤੇ ਰੱਖਿਆ ਗਿਆ ਸੀ। ਅਜੇ ਉਸ ਦੀ 
ਉਮਰ ਬਾਰਾਂ ਸਾਲਾਂ ਦੀ ਸੀ ਕਿ ਦੇਸ਼ ਦੋ ਹਿੱਸਿਆ ਵਿਚ ਵੰਡਿਆ ਗਿਆ। ਪਿਤਾ ਜੀ ਦਾ 
ਸਾਇਆ ਪਹਿਲਾਂ ਹੀ ਖ਼ਮਾਰ ਦੇ ਸਿਰ ਤੋਂ ਉਠ ਚੁਕਿਆ ਸੀ। ਪਿਤਾ ਦੀ ਮੌਤ ਅਤੇ ਧਰਤੀ 
ਦੀ ਵੰਡ ਖ਼ੁਮਾਰ ਦੀ ਜਿੰਦਗੀ ਵਿਚ ਦੋ ਵੱਡੇ ਹਾਦਸੇ ਸਨ ਜਿਹੜੇ ਉਸ ਦੀ ਜਿੰਦਗੀ ਨੂੰ 
ਬਿਖੇਰਨ ਲਈ ਕਾਫ਼ੀ ਸਨ ਪਰ ਉਸ ਨੇ ਛੋਟੀ ਉਮਰ ਵਿਚ ਧੀਰਜ ਅਤੇ ਸਬਰ ਨਾਲ 
ਹਾਲਾਤ ਦਾ ਮੁਕਾਬਲਾ ਕੀਤਾ ਅਤੇ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਪੂਰੇ ਹੌਂਸਲੇ ਨਾਲ 
ਕੀਤੀ। 

ਦੇਸ਼ ਵੰਡ ਬਾਅਦ ਖ਼ਮਾਰ ਸ਼ਾਹੀਵਾਲ ਛੱਡ ਕੇ ਫ਼ਾਜਲਕਾ ਆ ਗਿਆ ਅਤੇ 
ਆਪਣੀ ਸਿੱਖਿਆ ਦੇ ਸਿਲਸਿਲੇ ਨੂੰ ਜਾਰੀ ਰੱਖਆ । ਸਕੂਲੀ ਸਿੱਖਿਆ ਦੇ ਬਾਅਦ ਖ਼ਾਲਸਾ 
ਕਾਲਜ ਅੰਮ੍ਰਿਤਸਰ ਤੋ ਬੀ.ਏ ਕੀਤੀ ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 
ਮਨੋਵਿਗਿਆਨ ਵਿਸ਼ੇ ਵਿਚ ਐਮ. ਏ ਦੀ ਡਿਗਰੀ ਹਾਸਿਲ ਕੀਤੀ । ਖ਼ਮਾਰ ਦੀ ਘਰੇਲੂ 
ਜ਼ਿੰਦਗੀ ਵਿਚ ਬਹੁਤ ਸਾਰੇ ਉਤਰਾਅ-ਚੜ੍ਹਾਅ ਆਏ। ਰਿਸ਼ਤਿਆਂ ਦੀਆਂ ਕੜਵਾਹਟਾਂ 
ਕਰਕੇ ਉਹ ਪੰਜਾਬ ਤੋਂ ਦਿੱਲੀ ਚਲਾ ਗਿਆ। ਦਿੱਲੀ ਵਿਚ ਖ਼ਮਾਰ ਨੇ ਫ਼ਾਰਸੀ ਦਾ ਡਿਪਲੋਮਾ 
ਕੀਤਾ ਅਤੇ ਭਾਰਤ ਸਰਕਾਰ ਦੀ ਐਨ ਸੀ ਈ ਆਰ ਟੀ (੧੧71) ਵਿਚ ਰਿਸਰਚ 


ਸਕਾਲਰ ਦੀ ਹੈਸੀਅਤ ਵਿਚ ਰੋਜ਼ਗਾਰ ਨਾਲ ਜੜ ਗਿਆ। ਰੋਜ਼ਗਾਰ ਦੌਰਾਨ ਖ਼ੁਮਾਰ ਨੇ 
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ 7੦੧੦1010£੮81 1੧੬8॥% ਵਿਸ਼ੇ ਤੇ 
ਪੀਐੱਚ ਡੀ. ਦੀ ਡਿਗਰੀ ਹਾਸਿਲ ਕੀਤੀ। ਸ਼ੁਰੂ ਤੋਂ ਹੀ ਸਿੱਖਿਆ ਸਾਹਿਤ ਅਤੇ ਕਲਾ ਦਾ 
ਸ਼ੰਕੀਨ। ਸਰਕਾਰੀ ਅਫ਼ਸਰੀ ਉਨ੍ਹਾਂ ਨੂੰ ਰਾਸ ਨਹੀਂ ਆਈ। 1970 ਵਿਚ ਵੈਸ਼ ਕਾਲਜ 
ਭਿਵਾਨੀ ਹਰਿਆਣਾ ਨਾਲ ਮਨੋਵਿਗਿਆਨ ਵਿਸ਼ੇ ਵਿਚ ਅਧਿਆਪਕ ਦੀ ਹੈਸੀਅਤ ਵਜੋ 
ਜੁੜ ਗਏ। ਇਸੇ ਦੌਰਾਨ ਆਪ ਜੀ ਦੀ ਸ਼ਾਇਰੀ ਦਾ ਦੌਰ ਸ਼ੁਰੂ ਹੋਇਆ। ਖ਼ਮਾਰ ਨੂੰ ਮਸ਼ਹੂਰ 
ਉਰਦੂ ਸ਼ਾਇਰ 'ਸ਼ਮੀਮ ਕਰਹਾਨੀ” ਦੀ ਸਰਪ੍ਰਸਤੀ ਹਾਸਿਲ ਹੋ ਗਈ । 1970 ਤੋਂ' ਦਿੱਲੀ, 
ਦੇ ਨਵੇਂ ਅੰਦਾਜ਼ ਅਤੇ ਪੇਸ਼ਕਾਰੀ ਦੇ ਨਵੇਂ ਤਰੱਨਮ ਨਾਲ ਆਪਣੀ ਵੱਖਰੀ ਪਛਾਣ ਬਣਾ 
ਲਈ ।ਉਹ ਉਰਦੂ ਸ਼ਾਇਰੀ ਦੀ ਦੁਨੀਆਂ ਵਿਚ ਆਪਣੇ ਇਸ ਤਰ੍ਹਾਂ ਦੇ ਨਵੇਂ ਅੰਦਾਜ਼ ਨਾਲ 
ਪਹਿਚਾਣਿਆ ਗਿਆ। 

ਮੈਰੇ ਜ਼ੋਕਾ-ਏ ਤੱਲੱਸ਼ਸ਼ ਕੇ ਓਜਾਲੇਂ /%ਝੇ ਪੱਥਰ ਕਾ ਦੁਨੀਆਂ ਸੇ /ਨਿਕਾਲੋਂ // 

ਲਾਂ ਮੇ /ਝਿਖਰਨਾ ਚਾਹਤਾ ਹੂੰ: #ਝੇ ਐ ਫਸ਼ਅਤ ਅਪਨਾ ਬਨਾ ਲੋ // 

ਜ਼ੌਕ-ਏ ਤਜੱਸੁਸ, ਨਿਰੰਤਰ ਤਲਾਸ਼ ਦੇ ਉਜਾਲਿਆਂ ਨੇ ਖ਼ੁਮਾਰ ਨੂੰ ਖ਼ਲਾਵਾਂ 
ਵਿਚ ਬਿਖ਼ੇਰ ਦਿੱਤਾ ਅਤੇ ਉਚਾਈਆਂ ਤੱਕ ਪਹੁੰਚਾ ਦਿੱਤਾ। 

1987 ਵਿਚ ਉਸ ਨੇ ਐਸੋਸੀਏਟ ਪ੍ਰੋਫ਼ੈਸਰ ਦੀ ਹੈਸੀਅਤ ਨਾਲ ਪੰਜਾਬੀ 
ਯੂਨੀਵਰਸਿਟੀ ਪਟਿਆਲਾ ਵਿਚ ਜੁਆਇਨ ਕਰ ਲਿਆ ਅਤੇ ਦਸ ਸਾਲ ਪੰਜਾਬ ਵਿਚ 
ਆਪਣੇ ਵਿਸ਼ੇ ਦੀ ਅਹਿਮੀਅਤ ਨੂੰ ਸਿੱਖਿਆ ਜਗਤ ਵਿਚ ਅਵਾਮੀ ਬਣਾਇਆ। ਆਪਣੀ 
ਸ਼ਾਇਰੀ ਬਾਰੇ ਉਹ ਕਹਿੰਦਾ ਹੈ ਕਿ ਮੇਰੀ ਸ਼ਾਇਰੀ ਦੇ ਰੂਹਾਨੀ ਮੁਰਸ਼ਦ ਵਾਰਿਸ ਸ਼ਾਹ ਹਨ। 
“ਹੀਰ” ਵਾਰਿਸ ਸ਼ਾਹ ਦਾ ਅਧਿਐਨ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੇ ਸ਼ੌਂਕ ਵਿਚ ਸ਼ਾਮਿਲ ਸੀ। 
ਪੰਜਾਬ ਵਿਚ ਜਨਮੇ ਇਸ ਅਲਬੇਲੇ ਸ਼ਾਇਰ ਬਾਰੇ ਉਰਦੂ ਦੇ ਵੱਡੇ ਵੱਡੇ ਉਸਤਾਦਾਂ ਨੇ ਉਸ 
ਦੀ ਅਹਿਮੀਅਤ ਨੂੰ ਕਬੂਲ ਕੀਤਾ ।ਉਹ ਅਰਥਾਂ ਦੇ ਨਵੇਂ ਸੰਸਾਰ ਦਾ ਰਚੇਤਾ ਸੀ। ਗਜ਼ਲ ਦੀ 
ਨਜ਼ਾਕਤ ਅਤੇ ਹੁਸਨ ਨੂੰ ਕਾਇਮ ਰੱਖਣ ਲਈ ਉਹ ਹਮੇਸ਼ਾਂ ਜ਼ੋਰ ਦਿੰਦਾ ਰਿਹਾ। 

ਕੁਛ ਆ/ਗਿ/ਂਤਿਆਤ ਸੇ .ਫੇੱਕਾੰ ਆੰ ਮੈੱਨੇ ਤੇਗ ਤਰਫ਼, 

ਯੇ ਲੋ ਫੁਲ ਕਾ ਪੱਤੀ, ਕਗਾੀਂ ਲਰਨੰ ਤੱ ਨਗਾਂ... 7 
ਸੀ ਕਿ ਉਸ ਦਾ ਹਰ ਸ਼ੇਅਰ ਪੜ੍ਹਨ ਵਾਲੇ ਨੂੰ ਆਪ ਬੀਤੀ ਲੱਗਦਾ ਹੈ। ਖ਼ੁਮਾਰ ਦੀ ਸ਼ਾਇਰੀ 
ਦੇ ਪੰਜ ਸੰਗੂਹਿ 'ਲਮਹਾਤ ਕਾ ਝ/ਹਤਾ ਦ/ੰਨਿਆ? 9/ਹਸ਼ੂਸ਼ ਕਰੋ ਮੁਝਕੇਂ , /ਇੰਤਸ਼ਾਲ ਏਂ- 
ਸ਼ਰਇਗੀ/ /ਇਬਾਦਤਾ' ਕਾ ਸਜਦਾ; ਅੰਰ ਲਹਿਜੇ ਕੰ ਲੋਆ'ਪ੍ਰਕਾਸ਼ਿਤ ਹੋ ਚੁੱਕੇ ਹਨ। ਇਨ੍ਹਾਂ 
ਸੰਗੁਹਿਆਂ ਵਿਚ ਗ਼ਜ਼ਲਾਂ ਤੋਂ ਇਲਾਵਾ ਨਜ਼ਮਾਂ ਅਤੇ ਮਰਸੀਆ, ਸਲਾਮ ਸਭ ਕੁਝ ਸ਼ਾਮਿਲ 
ਹੈ।ਖ਼ੁਮਾਰ ਨੇ ਇਸਲਾਮ ਦਾ ਵੀ ਡੂੰਘਾ ਅਧਿਐਨ ਕੀਤਾ ਸੀ। ਸਿੱਖ ਧਰਮ ਅਤੇ ਇਸਲਾਮ 
ਧਰਮ ਦੇ ਸਾਂਝੇ ਏਕੋਂਕਾਰ ਦੇ ਅਕੀਦੇ ਨੂੰ ਉਹ ਸਮਾਜ ਦੇ ਸੁਧਾਰ ਵਿਚ ਏਕਤਾ ਦਾ ਪ੍ਰਤੀਕ 
ਸਮਝਦਾ ਸੀ। ਖ਼ੁਮਾਰ ਦੀ ਸਮੁੱਚੀ ਸ਼ਾਇਰੀ ਇਜ਼ਹਾਰ ਦੀ ਅਹਿਤਿਆਤ ਹੈ। 


1 


2 


ਤੁਮਹਾਰੇ ਅਕਸ਼ ਕੇ ਪੱਥਰ ਸੈ ਟੁਟ ਜਾਏਗਾ, 
ਕੁਛਾ ਆਹਗਿ/ਤਆਤ ਸੇ ਛੂਨਾ ਝਦਨ ਹੈ ਗ਼ੰਸ਼ੇ ਕਾ// 
ਖ਼ਮਾਰ ਦੀ ਜ਼ਿੰਦਗੀ ਦੀ ਆਖ਼ਿਰੀ ਗ਼ਜ਼ਲ ਉਸ ਦੀ ਮੋਤ ਦੀ ਆਹਟ ਬਣ ਗਈ । 
ਮੈਗੀ ਨਫਤਾਰ ਪਰ /ਕਤਨਾ /ਨੇਤਮ ਢਾਅਤੇ ਹੈ ਚੱਰਾਹੇ // 
ਸੈ ਜਬ ਭੀ ਤੇਜ਼ ਚਲਤਾ ਹੂੰ ਤੇ ਆ ਜ਼ਾਤੇ ਹੈ ਚੱਰਾਹੇ/ 
ਇਹ ਗ਼ਜ਼ਲ 22 ਮਾਰਚ 1997 ਨੂੰ ਡਾ. ਖ਼ੁਮਾਰ ਨੇ ਮੈਨੂੰ ਮੇਰੇ ਘਰ ਆ ਕੇ 
ਸੁਣਾਈ ਸੀ। 23 ਮਾਰਚ 1997 ਨੂੰ ਸਵੇਰੇ ਉਹ ਪਟਿਆਲਾ ਦੇ ਇਕ ਚੌਰਾਹੇ ਉੱਤੇ 
ਸੜਕ ਹਾਦਸੇ ਦਾ ਸ਼ਿਕਾਰ ਹੋ ਕੇ ਸਾਡੇ ਤੋਂ ਵਿਛੜ ਗਿਆ । ਗ਼ਜ਼ਲ ਦੀ ਸੱਚਾਈ ਉਸ ਦੀ 
ਸ਼ਖ਼ਸੀਅਤ ਨਾਲ ਜੁੜ ਗਈ । ਆਪਣੀ ਜ਼ਿੰਦਗੀ ਵਿਚ ਆਪਣੀ ਅਲਬੇਲੀ ਸ਼ਾਇਰੀ ਲਈ 
ਉਸ ਨੇ ਬਹੁਤ ਸਾਰੇ ਇਨਾਮ ਹਾਸਿਲ ਕੀਤੇ ਜਿਨ੍ਹਾਂ ਵਿਚ ਪੰਜਾਬ ਸਰਕਾਰ ਦਾ ਸ਼ਰੋਮਣੀ 
ਉਰਦੂ ਸਾਹਿਤਕਾਰ ਅਵਾਰਡ ਵੀ ਸ਼ਾਮਿਲ ਹੈ। ਮੈਨੂੰ ਖ਼ੁਸ਼ੀ ਹੈ ਕਿ ਮੇਰੇ ਮੁਹਤਰਮ ਦੋਸਤ 
ਡਾ. ਸਤਿਨਾਮ ਸਿੰਘ ਖ਼ਮਾਰ ਦੀ ਉਰਦੂ ਸ਼ਾਇਰੀ ਦਾ ਨਵਾਂ ਸੰਗੂਹਿ ਮੇਰੇ ਦੋਸਤ ਪ੍ਰੇਫ਼ੈਸਰ 
ਹਰਪਾਲ ਸਿੰਘ ਪੰਨੂੰ ਨੇ ਸੰਕਲਿਤ ਕੀਤਾ ਹੈ ।ਸ਼ਾਇਰੀ ਅਤੇ ਦੋਸਤੀ ਮੇਰੀ ਇਕ ਯਾਦਗਾਰੀ 
ਦਸਤਾਵੇਜ਼ ਬਣ ਰਹੀ ਹੈ। ਇਸ ਜਜ਼ਬੇ ਨੂੰ ਮੈਂ ਸਲਾਮ ਕਰਦਾ ਹਾਂ। 


ਡਾ. ਨਾਸ਼ਿਰ ਨਕਵੀ 


ਸਤਨਾਮ ਸਿੰਘ ਖ਼ੁਮਾਰ 


ਉਰਦੂ ਜਗਤ ਵਿਚ ਡਾ ਸਤਨਾਮ ਸਿੰਘ ਖ਼ਮਾਰ (ਜਨਮ 3 ਨਵੰਬਰ 1934) 
ਦਾ ਨਾਂ ਉਨ੍ਹਾਂ ਗਿਣੇ ਚੁਣੇ ਕੁਝ ਕੁ ਚੋਟੀ ਦੇ ਸ਼ਾਇਰਾਂ ਵਿਚ ਆਉਂਦਾ ਹੈ ਜਿਨ੍ਹਾਂ ਦੀ 
ਸ਼ਾਇਰੀ ਦਿਲਾਂ ਅੰਦਰ ਧੂਹ ਪਾਉਂਦੀ ਹੈ । ਜਿਨ੍ਹਾਂ ਲੋਕਾਂ ਨੇ ਉਸ ਨੂੰ ਪੜ੍ਹਿਆ ਜਾਂ ਸੁਣਿਆਂ 
ਉਨ੍ਹਾਂ ਨੂੰ ਇਹ ਅਹਿਸਾਸ ਸੁਭਾਵਿਕ ਹੋ ਜਾਂਦਾ ਸੀ ਕਿ ਉਸ ਦੀ ਰਸਾਈ ਨੀਲੇ ਆਕਾਸ਼ ਤੋੱ 
ਪਾਰ ਤਕ ਹੈ । ਸਾਦ ਮੁਰਾਦੇ ਸ਼ਬਦਾਂ ਵਿਚ ਨਵੀਨਤਮ ਅਰਥਾਂ ਦੇ ਰੰਗ ਰੰਗਣ ਦੀ ਹੋਲੀ 
ਉਹ ਸਾਰੀ ਉਮਰ ਖੇਡਿਆ। 

ਪਹਿਲੀ ਵਾਰ 1988 ਵਿਚ ਮੈਂ ਉਸ ਨੂੰ ਪਟਿਆਲੇ ਇਕ ਮੁਸ਼ਾਇਰੇ ਵਿਚ ਸੁਣਿਆ। 
ਉਹ ਹਰੇਕ ਸ਼ਾਇਰ ਨੂੰ ਮਾਤ ਪਾ ਰਿਹਾ ਸੀ ਤੇ ਵਾਰ ਵਾਰ ਉਸੇ ਨੂੰ ਸੁਣਨ ਦੀ ਫਰਮਾਇਸ਼ ਹੋ 
ਰਹੀ ਸੀ। ਪੁੱਛਣ ਤੇ ਪਤਾ ਲੱਗਾ ਕਿ ਪੰਜਾਬੀ ਯੂਨੀਵਰਸਿਟੀ ਵਿਚ ਉਹ ਮਨੋਵਿਗਿਆਨ 
ਦਾ ਪ੍ਰੋਫੈਸਰ ਨਿਯੁਕਤ ਹੋਇਆ ਹੈ। ਮੈਂ ਉਸ ਨੂੰ ਮਿਲਣਾ ਚਾਹੁੰਦਾ ਸਾਂ।ਉਸ ਦੇ ਵਾਕਫਾਂ ਅਤੇ 
ਦੋਸਤਾਂ ਪਾਸ ਅਰਜ਼ ਕੀਤੀ ਕਿ ਖ਼ੁਮਾਰ ਨੂੰ ਮਿਲਾਓ। ਹਰੇਕ ਆਖਦਾ- ਹਾਂ ਚੱਲਾਂਗੇ, 
ਮਿਲਾਂਗੇ ਆਦਿਕ । ਇਉਂ ਪੰਜ ਮਹੀਨੇ ਬੀਤ ਗਏ। ਇਕ ਦਿਨ ਬਿਨਾਂ ਕਿਸੇ ਨੂੰ ਨਾਲ 
ਲਿਆਂ ਮੈਂ ਮਿਲਣ ਚਲਾ ਗਿਆ ਤੇ ਮਿਲ ਕੇ ਪਹਿਲਾਂ ਆਪਣਾ ਨਾਂ ਦੱਸਿਆ, ਫੇਰ ਨਜ਼ਰਾਨੇ 
ਵਜੋ' ਉਸੇ ਦੀਆਂ ਗਜ਼ਲਾਂ ਦੇ ਸ਼ਿਅਰ ਉਸ ਨੂੰ ਸੁਣਾਏ। ਉਹ ਬਹੁਤ ਖੁਸ਼ ਹੋਇਆ ਤੇ 
ਪੁੱਛਿਆ ਇੰਨੀ ਦੇਰ ਦਾ ਇਸ ਯੂਨੀਵਰਸਿਟੀ ਵਿਚ ਆਇਆ ਹੋਇਆ ਹਾਂ, ਪਹਿਲੋਂ 
ਕਿਉ' ਨਹੀ ਮਿਲਿਆ ? ਮੈਂ ਦੱਸਿਆ ਕਿ ਕਈਆਂ ਮਿੱਤਰਾਂ ਰਾਹੀਂ ਯਤਨ ਕੀਤੇ ਪਰ ਕੋਈ 
ਨਾਲ ਲੈ ਕੇ ਨਹੀਂ ਆਇਆ। ਖ਼ੁਮਾਰ ਨੇ ਕਿਹਾ- ਤਾਂ ਤੂੰ ਵੀ ਦੁਨੀਆਂ ਦੇ ਰਸਤੇ ਆਉਣ 
ਦੀ ਸੋਚਦਾ ਰਿਹਾ, ਵਰਨਾ ਦਿਲ ਦਾ ਰਾਹ ਬੜਾ ਸਿੱਧਾ ਸੀ। ਪਹਿਲੇ ਦਿਨ ਖੁਮਾਰ ਨੂੰ ਉਸ 
ਦੀ ਗਜ਼ਲ ਦੇ ਮੈਂ ਦੋ ਸ਼ਿਅਰ ਸੁਣਾਏ- 

/ਇਸ਼ ਜਗ੍ਹਾ ਕੇ /ਇਸ਼ ਕੇ ਨਕਸ਼ੇ ਸ਼ ਨਾ ਸ਼ਮਡਾ ਜਾਏਗਾ/ 

ਰਾਸ਼ਤਾ ਖੰ ਜਾਓਗੇ ਤ ਸਹਰ ਏਖਾ ਜਾਏਗਾ / 

ਤੁ ਯੂਗਾਂ /ਇਲਜ਼ਾਮ ਦੇਤਾ ਹੈ /ਕਿਆ ਕੇ ਦੇਖਨਾ/ 

ਚੌਰ ਤਰਾ ਤੋਰੇ ਗੰ ਆਦਰ ਸ#` ਪਕੜਾ ਜਾਏਗਾ/ 
ਕਹਿਣ ਲੱਗਾ-ਇਹ ਪਟਿਆਲਾ ਕੀ ਸ਼ਹਿਰ ਹੈ ਜਿਸ ਨੂੰ ਪੁੱਛੋਂ ਕਿੱਥੇ ਰਹਿੰਦਾ ਹੈਂ, ਉਹ 
ਦੱਸਦਾ ਹੈ ਇੱਕੀ ਨੰਬਰ ਫਾਟਕ , ਵੀਹ ਨੰਬਰ ਫਾਟਕ, ਕੋਈ ਬਾਈ ਨੰਬਰ ਫਾਟਕ । ਪਟਿਆਲਾ 


4 


ਫਾਟਕਾਂ ਵਿਚ ਬੰਦ ਹੋ ਗਿਆ ਹੈ। ਮੈਂ ਇਸ ਨੂੰ ਇਨ੍ਹਾਂ ਫਾਟਕਾਂ ਵਿਚੋਂ ਕੱਢਾਂਗਾ। ਮੈ' 
ਪੁੱਛਿਆ- ਕਿੱਧਰ ਜਾ ਰਹੇ ਹੋ ? ਖੁਮਾਰ ਨੇ ਕਿਹਾ-ਕਿਧਰ ਜਾ ਰਿਹਾ ਹਾਂ ਕਿਧਰੋਂ ਆ ਰਿਹਾ 
ਹਾਂ, ਕੀ ਪਤਾ- 

ਹਵਾ ਕੇ ਦੋਸ਼ ਪਰ ਬਾਦਲ ਕੇ ਟਕੜੇ ਕਾ ਤਰਹ ਹਮ ਹੈ' 

ਕਲੀ ਝੋੱਕੇ' ਸ਼ੇ ਪੁਛੱਗੇ /ਕਿ ਹਮਕੇ` ਹੈ /ਕਧਰ ਜ਼ਾਨਾ// 

ਮੈਂ ਪੁੱਛਿਆ- ਦੋਸ਼ ਮਾਇਨੇ ਕੀ ਹੋਇਆ ? ਕਹਿਣ ਲੱਗਾ- ਦੋਸ਼ ਮਾਇਨੇ 
ਕੰਧਾ। ਖਾਨਾਬਦੋਸ਼ ਵਿਚ ਖਾਨਾ ਮਾਇਨੇ ਘਰ, ਦੋਸ਼, ਕੰਧਾ। ਉਹ ਲੋਕ ਜਿਨ੍ਹਾਂ ਨੇ ਘਰ 
ਆਪਣੇ ਮੋਢੇ ਤੇ ਚੁਕਿਆ ਹੋਇਆ ਹੋਵੇ । 

ਇਕ ਦਿਨ ਕਾਫ਼ੀ ਹਾਊਸ ਵਿਚ ਬੈਠਿਆਂ ਆਪਸ ਵਿਚ ਗੱਲੀਂ ਲੱਗੇ ਹੋਏ ਸਾਂ ਤਾਂ 
ਉਹ ਮਿੱਤਰ ਆ ਗਿਆ ਜਿਸ ਨਾਲ ਮੈਂ ਖ਼ਫਾ ਸਾਂ। ਆ ਕੇ ਕਹਿਣ ਲੱਗਾ- ਹੁਣ ਖਤਮ ਕਰ 
ਰੇੜਕਾ । ਬਹੁਤ ਹੋ ਗਿਆ । ਸਭ ਰਫਾ ਦਫਾ ਕਰ ਕੇ ਨਵੇ ਸਿਰਿਓਂ' ਸ਼ਰੂ ਕਰੀਏ । ਮੈਂ ਕਿਹਾ- 
ਕੋਈ ਲਾਭ ਨਹੀਂ । ਆਪਣੇ ਦੋਸਤਾਂ ਦਾ ਜਿਹੜਾ ਹਾਜ਼ਰੀ ਰਜਿਸਟਰ ਮੈਂ ਲਾਇਆ ਹੋਇਆ 
ਹੈ ਉਸ ਵਿਚੋਂ ਤੇਰਾ ਨਾਂ ਕੱਟ ਦਿੱਤਾ ਹੈ ।ਹੁਣ ਤੂੰ ਜਾਹ।ਉਹ ਚਲਾ ਗਿਆ ਤਾਂ ਖ਼ਮਾਰ ਕਹਿਣ 
ਲੱਗਾ- ਤੂੰ ਉਨ੍ਹਾਂ ਲੋਕਾਂ ਨੂੰ ਮੂਰਖ ਬਣਾ ਸਕਦਾ ਹੈਂ ਜਿਹੜੇ ਪਹਿਲਾਂ ਹੀ ਮੂਰਖ ਹਨ। ਇਹ 
ਬੰਦਾ ਤੇਰੀ ਗੱਲ ਸੱਚ ਮੰਨ ਕੇ, ਕਿ ਤੂੰ ਇਸ ਦਾ ਨਾਂ ਕੱਟ ਦਿੱਤਾ ਹੈ- ਚਲਾ ਗਿਆ। ਤੂੰ ਦੱਸ, 
ਇਕ ਵਾਰੀ ਜਿਸ ਦਾ ਨਾਂ ਲਿਖਿਆ ਗਿਆ ਉਹ ਸਾਡੀ ਮਰਜ਼ੀ ਨਾਲ ਕੱਟਿਆ ਜਾ ਸਕਦਾ 
ਹੈ ? ਜੇ ਅਜਿਹਾ ਹੋ ਸਕਦਾ ਹੁੰਦਾ, ਜੀਵਨ ਕਿੰਨਾ ਸਰਲ ਹੁੰਦਾ । ਕੈਟਾਲਾਗ ਵਿਚੋਂ ਕਾਰਡ 
ਕੱਢ ਕੇ ਸੁੱਟੇ ਜਾ ਸਕਦੇ ਹਨ, ਰੈਕ ਵਿਚੋਂ ਨਾ ਪਸੰਦ ਕਿਤਾਬਾਂ ਕੱਢੀਆਂ ਜਾ ਸਕਦੀਆਂ ਹਨ 
ਪਰ ਯਾਦਾਂ, ਨਾਮ, ਥਾਵਾਂ, ਘਟਨਾਵਾਂ , ਚੰਗੀਆਂ ਹੋਣ , ਮਾੜੀਆਂ ਹੋਣ ਇਵੇਂ ਹੀ ਆਰਾਮ 
ਨਾਲ ਬੈਠੀਆਂ ਰਹਿਣਗੀਆਂ। ਤੇਰੇ ਦਬਕੇ ਨਾਲ ਇਹ ਕਿਧਰੇ ਨਹੀਂ ਜਾਂਦੀਆਂ। 

ਮੈਂ ਪੁੱਛਿਆ- ਖੁਮਾਰ ਸਾਹਿਬ ਉਰਦੁ , ਅਲੋਪ ਹੁੰਦੀ ਜਾ ਰਹੀ ਹੈਂ। ਨਵੀਂ ਨਸਲ 


੩ ਦੂ ੭ 


ਗ਼ਜ਼ਲ ਨੂੰ ਪਸੰਦ ਕਰਦੀ ਹੈ ਪਰ ਅਰਥਾਂ ਦੇ ਸੰਚਾਰ ਦੀ ਸਮੱਸਿਆ ਹੈ । ਤੁਸੀਂ ਹਰ ਮੁਸ਼ਾਇਰੇ 
ਵਿਚ ਪੂਰੇ ਜਲੌਅ ਨਾਲ ਆਪਣੀ ਗ਼ਜ਼ਲ ਪੇਸ਼ ਕਰਦੇ ਹੋ । ਕੀ ਤੁਹਾਨੂੰ ਕਦੀ ਇਉੱ' ਨਹੀਂ 
ਲਗਦਾ ਕਿ ਤੁਹਾਡੀ ਗੱਲ ਸਹੀ ਤਰ੍ਹਾਂ ਸਮਝੀ ਨਹੀਂ ਜਾ ਰਹੀ ? 

ਉਸ ਨੇ ਕਿਹਾ- ਮੈਂ ਪਹਿਲੋਂ ਦੋ ਚਾਰ ਸ਼ਿਅਰ ਕਹਿੰਦਾ ਹਾਂ, ਸਰੋਤਿਆਂ ਉਤੇ ਨਜ਼ਰ 
ਮਾਰਦਾ ਹਾਂ ।ਸਾਰੀ ਭੀੜ ਵਿਚ ਕੋਈ ਨਾ ਕੋਈ ਬੰਦਾ ਅਜਿਹਾ ਦਿਸ ਪੈਂਦਾ ਹੈ ਜਿਸ ਦੀਆਂ 
ਅੱਖਾਂ ਲਿਸ਼ਕਦੀਆਂ ਹਨ ਤੇ ਦਾਦ ਦੇ ਰਿਹਾ ਹੁੰਦਾ ਹੈ, ਜੋ ਮੇਰੇ ਨਾਲ ਇਕਸੁਰ ਹੁੰਦਾ ਹੈ ।ਬਸ 
ਫਿਰ ਹੋਰਾਂ ਵੱਲ ਧਿਆਨ ਹੀ ਨਹੀਂ ਮੈਂ ਦਿੰਦਾ। ਉਸ ਇਕੱਲੇ ਨੂੰ ਆਪਣਾ ਕਲਾਮ ਸੁਣਾ ਕੇ 
ਆ ਜਾਂਦਾ ਹਾਂ ਕਿਉਂਕਿ ਉਸੇ ਲਈ ਲਿਖਿਆ ਸੀ ਇਹ ਸਭ ਕੁਝ । ਕਿਸੇ ਇਕੱਲੇ ਲਈ ਹੁੰਦੀ 
ਹੈ ਰਮਜ਼ ਦੀ ਗੱਲ, ਭੀੜਾਂ ਲਈ ਨਹੀਂ । 

ਇਕ ਸ਼ਾਇਰ ਦੇ ਘਰ ਪੰਜਾਬੀ ਕਵੀ ਦਰਬਾਰ ਸੀ। ਮੈਂ ਖੁਮਾਰ ਨੂੰ ਕਿਹਾ- 
ਚੱਲੀਏ ? ਉਹ ਕਹਿਣ ਲੱਗਾ- ਆਪਾਂ ਨੂੰ ਸੱਦਿਆ ਤਾਂ ਹੈ ਨਹੀਂ ਕਿਸੇ ਨੇ । ਮੈ' ਕਿਹਾ, ਮੈਂ 
ਇਹ ਆਖ ਕੇ ਅੰਦਰ ਜਾਵਾਂਗਾ ਕਿ ਮੈ ਸ਼ਾਇਰ ਨਹੀਂ, ਸਰੋਤਾ ਹਾਂ। ਸਰੋਤੇ ਬਗੈਰ ਕੀ 


ਕਰੋਗੇ ਤੁਸੀਂ ? ਖੁਮਾਰ ਨੇ ਕਿਹਾ- ਠੀਕ ਹੈ । ਮੈਂ ਇਹ ਆਖਾਂਗਾ ਕਿ ਪੰਜਾਬੀ ਵਾਲੇ ਕਿਵੇਂ 
ਫੈਸਲਾ ਕਰਨਗੇ ਆਪਣੇ ਕਲਾਮ ਦਾ ਜੇ ਉਹ ਕਿਸੇ ਦੂਸਰੀ ਜ਼ਬਾਨ ਦੇ ਸ਼ਾਇਰ ਨੂੰ ਕੁਝ 
ਸੁਣਾਉਂਦੇ ਨਹੀਂ, ਕੁਝ ਸੁਣਦੇ ਨਹੀਂ । ਅਸੀਂ ਦੋਵੇਂ ਚਲੇ ਗਏ । ਅੱਛੀਆਂ ਗ਼ਜ਼ਲਾਂ ਅਤੇ 
ਕਵਿਤਾਵਾਂ ਸਨ । ਫਿਰ ਖੁਮਾਰ ਨੂੰ ਕਿਹਾ ਉਹ ਵੀ ਕੁਝ ਸੁਣਾਵੇ । ਉਸ ਨੇ ਗ਼ਜ਼ਲ ਸੁਣਾਈ, 
ਗਾ ਕੇ : 

/ਮਰੇ ਲੋ/ਕਿ ਤਜ਼ੱਸ਼ਸ਼ ਕੇ ਓਜਾਲੇਂ / 

ਡੇ ਪੱਥਰ ਕਾ ਦੁਨੀਆਂ ਸ਼ੇ /ਨੇਕਾਲੇਂ / 

ਮੁਝੇ ਰਹਨੇ ਦੋ ਝਨਕੇ /ਸਿਰਫ' ਖੁਸ਼ਝੂ 

ਅਭੀ ਫੂਲੋਂ' ਕੇ ਸ਼ਾਂਚੇ' ਮੋ ਨ ਢਾਲੋਂ / 

ਤੁਮਹਾਰਾ ਸ਼ਹਰ ਹੈ ਸ਼ੋਅਲੋ” ਕਾ ਜ਼ਦ ਮੇ 

ਬਚਾਓ ਉਓਸ਼ ਕੰ ਯਾ ਖ਼ੁਦ ਕੇ ਬਚਾ ਲੋ / 

ਸਭ ਨੇ ਪਸੰਦ ਕੀਤੀ ਤੇ ਪੁੱਛਿਆ- ਪੰਜਾਬੀ ਸ਼ਾਇਰੀ ਬਾਰੇ ਤੁਹਾਡਾ ਕੀ ਵਿਚਾਰ 
ਹੈ ? ਖੁਮਾਰ ਨੇ ਕਿਹਾ- ਕੁਝ ਸ਼ਾਇਰਾਂ ਵਿਚ ਖਿਆਲਾਂ ਦੀ ਖੂਬੀ ਹੈ ਪਰ ਸੰਗੀਤ ਨਹੀਂ ਹੈ। 
ਕਿ ਕੋਈ ਵੱਡਾ ਸੰਗੀਤਕਾਰ ਉਸ ਨੂੰ ਗਾਏਗਾ ਵੀ। ਮੈਨੂੰ ਮੇਰੇ ਕਲਾਮ ਬਾਰੇ ਪਤਾ ਹੈ ਕਿ 
ਗਾਇਕ ਗਾਉਣਗੇ ਤੇ ਸਰੋਤੇ ਝੂਮਣਗੇ। ਇਕ ਕਵੀ ਨੇ ਪੁੱਛਿਆ- ਕੀ ਤੁਸੀਂ ਆਪਣੀ 
ਸ਼ਾਇਰੀ ਸੰਗੀਤ ਦੇ ਰੰਗ ਵਿਚ ਰੰਗਣ ਲਈ ਖਾਸ ਮਿਹਨਤ ਕਰਦੇ ਹੋ ? ਉਸ ਨੇ ਕਿਹਾ- 
ਬਿਲਕੁਲ ਨਹੀਂ, ਜਿਹੜਾ ਪਿਓ, ਖੂਬਸੂਰਤ ਖਿਆਲ ਭੇਜਦਾ ਹੈ , ਉਸੇ ਨੂੰ ਕਿਹਾ ਸੀ ਸੰਗੀਤ 
ਨਾਲ ਹੀ ਭੇਜ ਦਿਆ ਕਰ। ਜਦੋਂ ਤੁਸੀਂ ਸੰਗੀਤ ਦੀ ਮੰਗ ਕੀਤੀ, ਤੁਹਾਨੂੰ ਵੀ ਦਏਗਾ। 

ਉਹ ਵੱਡੇ ਸ਼ਾਇਰ ਉਸਤਾਦ ਸ਼ਮੀਮ ਕਰਹਾਨੀ ਦਾ ਸ਼ਾਗਿਰਦ ਸੀ । ਮੁਸ਼ਾਇਰੇ 
ਵਿਚ ਜਦੋ' ਹਰ ਪਾਸਿਓਂ ਦਾਦ ਦਾ ਹੜ੍ਹ ਖੁਮਾਰ ਪਾਸ ਆਉਂਦਾ ਤਾਂ ਸ਼ਮੀਮ ਸਾਹਿਬ ਕਿਹਾ 
ਕਰਦੇ- ਕੋਸ਼ਿਸ਼ ਕਰੇਂ ਤਾਂ ਇਕ ਦਿਨ ਚੰਗਾ ਸ਼ਾਇਰ ਵੀ ਬਣ ਸਕਦਾ ਹੈ'। ਬੱਲੇ ਬੱਲੇ ਪਿੱਛੇ 
ਨਾ ਲਗ ਤੁਰੀਂ। ਜਿਨ੍ਹਾਂ ਦੇ ਪੈਰ ਵਧੇਰੇ ਨਾਜ਼ਕ ਹਨ, ਮਾਰੂਥਲਾਂ ਦਾ ਰਸਤਾ ਉਨਾਂ ਨੂੰ 
ਜਲਦੀ ਫੜਨਾ ਚਾਹੀਦਾ ਹੈ । ਰੇਗਿਸਤਾਨ ਵਿਚ ਸਵਖਤੇ ਨੰਗੇ ਪੈਰੀਂ ਚੱਲੀਂ ਕਿਉਂਕਿ ਮੈ' 
ਦੇਖਿਆ ਹੈ ਤੇਰੇ ਪੈਰ ਨਾਜ਼ਕ ਹਨ। ਇਹ ਤਪਦੇ ਰੇਤ ਨੂੰ ਠਾਰਨ ਦੇ ਕੰਮ ਆਉਣਗੇ । 

ਇਕ ਦਿਨ ਕਹਿਣ ਲੱਗਾ- ਏਨੀ ਤੇਜ਼ੀ ਅਤੇ ਖਤਰਨਾਕ ਸਪੀਡ ਨਾਲ ਸਮਾਂ 
ਦੌੜ ਰਿਹਾ ਹੈ ਕਿ ਕੋਈ ਟਰੈਫਿਕ ਵਾਲਾ ਚਲਾਨ ਨਹੀਂ ਕਟਦਾ ਇਸਦਾ । ਇਵੇਂ ਦੇ ਹੀ 
ਖਿਆਲ ਹਨ- ਆਕਾਸ਼ ਵਿਚੋਂ ਤੁਰਦੇ ਹਨ ਤਾਂ ਰੰਗ ਹੋਰ, ਮੇਰੇ ਤਕ ਅੱਪੜਦਿਆਂ ਰੰਗ ਹੋਰ, 
ਕਲਮ ਰਾਹੀਂ ਨਿਕਲਦਿਆਂ ਹੋਰ ਦੇ ਹੋਰ। ਮੈ ਲਿਖਦਾ ਹਾਂ ਤੇ ਹੈਰਾਨ ਹੋ ਰਿਹਾ ਹਾਂ ਇਹ 
ਕਿਵੇਂ ਹੋ ਰਿਹਾ ਹੈ ਤੇ ਕੀ ਹੋ ਰਿਹਾ ਹੈ । ਲਫ਼ਜ਼ਾਂ ਦਾ ਦਰਿਆ ਰੋਹੜਦਾ ਤੁਰਿਆ ਜਾਂਦਾ ਹੈ, 
ਇਹ ਤਾਂ ਮੈਨੂੰ ਪਤਾ ਹੈ, ਪਰ ਕਿਧਰ ਲਿਜਾਏਗਾ ਤੇ ਫਿਰ ਉਥੇ ਕੀ ਕਰੇਗਾ- ਪਤਾ ਨਹੀਂ 
ਲਗਦਾ । 

ਉਹ ਆਉਂਦਾ ਬੀਆਬਾਨ ਵਿਚ ਮੇਲਾ ਲੱਗ ਜਾਂਦਾ। ਆਰਾਮ ਨਾਲ ਲੱਤਾਂ 


5 


6 


ਪਸਾਰ ਕੇ ਬੈਠਦਾ ਘੰਟਿਆਂ ਬੱਧੀ। ਉਸਨੂੰ ਕਾਹਲ ਨਹੀਂ ਸੀ ਹੁੰਦੀ ਕੋਈ। ਨਾ ਉਹ ਤੇਜ਼ 
ਚਾਲ ਚਲਦਾ, ਨਾ ਤੇਜ਼ ਬੋਲ ਬੋਲਦਾ, ਆਰਾਮ ਨਾਲ ਗੱਲਾਂ ਕਰੀ ਜਾਂਦਾ ਸਾਰਾ ਦਿਨ 
ਅੱਧੀ ਰਾਤ ਤੱਕ। ਉਸਦੀ ਸਰਦਾਰਨੀ ਉਸਦੀਆਂ ਨਵਾਬੀ ਆਦਤਾਂ ਤੋਂ ਕਾਹਲੀ ਨਾ 
ਪੈਂਦੀ । ਉਸਨੇ ਦੱਸਿਆ, ਜਦੋਂ ਵਿਆਹ ਤੋਂ ਪਹਿਲਾਂ ਖ਼ੁਮਾਰ ਸਾਹਿਬ ਮੈਨੂੰ ਦੇਖਣ ਮਿਲਣ 
ਆਏ ਤਾਂ ਉਨ੍ਹਾਂ ਕਿਹਾ- ਠੀਕ ਹੈ ਸਭ, ਘਰ ਬਾਰ ਤੂੰ ਤੇਰੀ ਪੜ੍ਹਾਈ ਲਿਖਾਈ ਠੀਕ ਹੈ 
ਸਭ । ਪਰ ਮੇਰੀ ਸ਼ਰਤ ਹੈ ਇਕ । ਇਹ ਮੰਨੇਗੀ ਤਾਂ ਵਿਆਹ ਹੋਵੇਗਾ । ਸ਼ਰਤ ਇਹ ਕਿ ਰੋਟੀ 
ਉਦੋਂ ਖਾਵਾਂਗਾ ਜਦੋਂ ਭੁੱਖ ਲੱਗੇਗੀ ਇਹ ਨਹੀਂ ਕਿ ਖਾਣਾ ਤਿਆਰ ਹੈ ਛਕੋ । ਇਸ਼ਨਾਨ 
ਉਦੋਂ ਕਰਾਂਗਾ ਜਦੋਂ ਦਿਲ ਕਰੇਗਾ, ਇਹ ਨਹੀਂ ਕਿ ਗਰਮ ਪਾਣੀ ਤਿਆਰ ਹੈ ਜਾਓ ਨਹਾਓ। 
ਸੰਵਾਂਗਾ ਉਦੋਂ , ਜਦੋਂ ਨੀਂਦ ਆਵੇਗੀ- ਇਹ ਨਹੀਂ ਕਿ ਅੱਧੀ ਰਾਤ ਬੀਤ ਗਈ ਹੈ ਜਾਂ 
ਦਿਨ ਚੜ੍ਹਨ ਵਾਲਾ ਹੋ ਗਿਆ ਹੈ ਸੌਂ ਜਾਓ। 

ਮੈਨੂੰ ਕਿਹਾ ਕਰਦਾ- ਕਾਹਲਾਪਣ ਹੈ ਤੇਰੀ ਤਬੀਅਤ ਵਿਚ। ਚੰਗੀਆਂ 
ਸੁਹਣੀਆਂ ਗੱਲਾਂ ਕਰਦਾ ਸੁਣਦਾ ਅਚਾਨਕ ਤੂੰ ਦੌੜਨ ਲਗਦਾ ਹੈਂ। ਕੋਈ ਸੁਹਣਾ ਪਲ, 
ਜੋ ਆਪ ਚੱਲ ਕੇ ਆਵੇ, ਉਹ ਰਕ ਸਕਦਾ ਹੈ ਜੇ ਆਦਰ ਨਾਲ ਰੋਕਣ ਵਾਲਾ ਮਿਲੇ ਉਸ 
ਨੂੰ । ਮੇਰੇ ਪਾਸ ਤਾਂ ਕੋਈ ਕੋਈ ਲਮਹਾ ਮਹੀਨਾ ਮਹੀਨਾ ਮਹਿਮਾਨ ਵਜੋਂ ਰਹਿ ਲੈਂਦਾ ਹੈ। 
ਉਹ ਮੇਰੇ ਨਾਲ ਮੈਂ ਉਸ ਨਾਲ ਦੇਰ ਤੱਕ ਨਸ਼ਿਆਏ ਰਹਿੰਦੇ ਹਾਂ। 

ਉਸ ਵਾਸਤੇ ਜੀਵਨ ਦੀ ਹਰ ਘਟਨਾ ਸ਼ਿਅਰ ਹੁੰਦੀ । ਸਫਰ ਵਿਚ ਲੇਟ ਹੋ ਗਏ , 
ਜਿਸ ਪਿੰਡ ਜਾਣਾ ਸੀ ਉਸ ਵਾਸਤੇ ਆਖਰੀ ਬੱਸ ਲੈਘ ਚੁੱਕੀ ਸੀ । ਇਧਰੋਂ ਉਧਰੋਂ ਪੁੱਛਿਆ 
ਕਿ ਹੁਣ ਕੀ ਕਰੀਏ ? ਇਕ ਦੁਕਾਨਦਾਰ ਨੇ ਕਿਹਾ- ਉਧਰ ਬਾਈ-ਪਾਸ ਤੇ ਚਲੇ ਜਾਓ। 
ਪਿਛੋਂ ਗੰਨਿਆਂ ਦੇ ਲੱਦੇ ਟਰੱਕ ਆਉਂਦੇ ਹਨ ਮਿੱਲ ਵਾਲੇ ਪਾਸੇ ਜਾਂਦੇ ਹਨ ਉਹ ਸਵਾਰੀਆਂ 
ਬਿਠਾ ਲੈਂਦੇ ਹਨ ਅਕਸਰ, ਤੁਹਾਨੂੰ ਪਿੰਡ ਉਤਾਰ ਦੇਣਗੇ । ਬਾਈ-ਪਾਸ 'ਤੇ ਖਲੋਤੇ ਅਸੀਂ 
ਟਰੱਕ ਦੀ ਉਡੀਕ ਕਰ ਰਹੇ ਸਾਂ ਤਾਂ ਖੁਮਾਰ ਨੇ ਕਿਹਾ - ਹੁਣ ਇੱਥੇ ਖਲੋਤੇ ਅਸੀਂ ਉਸ 
ਟਰੱਕ ਦੀ ਉਡੀਕ ਕਰ ਰਹੇ ਹਾਂ ਜਿਸ ਬਾਰੇ ਸਾਨੂੰ ਨਹੀਂ ਪਤਾ ਕਿ ਕਿਤੋ' ਚੱਲਿਆ ਵੀ ਹੈ ਕਿ 
ਨਹੀਂ । ਸਾਰੀ ਹਯਾਤੀ ਇਹੋ ਜਿਹਾ ਦਿਲਚਸਪ ਪਰ ਅਨਜਾਣ ਸਿਲਸਿਲਾ ਹੈ। 

ਦੋਸਤਾਂ ਨਾਲ ਵਰਤਣਾ, ਉਨ੍ਹਾਂ ਦੇ ਦੂਰ ਦਰਾਜ਼ ਘਰਾਂ ਵਿਚ ਜਾਣਾ, ਮਿਲਣਾ, 
ਇਹ ਸ਼ੁਗਲ ਸੀ ਉਸਦਾ। ਆਪਣੇ ਪੁਰਾਣੇ ਦੋਸਤ ਨੂੰ ਮਿਲਣ ਉਸਦੇ ਪਿੰਡ ਚਲਾ ਗਿਆ। 
ਆਕੇ ਮੈਨੂੰ ਦੱਸਿਆ- ਸਾਰੇ ਭਰਾ ਭੈਣਾਂ ਅੱਛੇ ਕਾਰੋਬਾਰਾਂ ਵਿਚ ਮਸਰੂਫ਼ ਹਨ। ਪਿੰਡ ਦੀ 
ਹਵੇਲੀ ਵਿਚ ਬਜ਼ੁਰਗ ਬਾਪੂ ਇਕੱਲਾ ਬੈਠਾ ਸੀ। ਉਸਨੂੰ ਫ਼ਤਿਹ ਬੁਲਾ ਕੇ ਪੁੱਛਿਆ... 
ਕਿਥੇ ਹਨ ਬਾਕੀ ਪਰਿਵਾਰ ਦੇ ਜੀਅ ਬਾਪੂ ਜੀ ? ਕਦੋਂ ਆਇਆ ਕਰਦੇ ਹਨ ਇਥੇ ਘਰ 
ਵਿਚ ? ਬਾਪੂ ਨੇ ਕਿਹਾ- ਘਰ? ਕਿਹੜਾ ਘਰ ? ਇਹ ਕੋਠੀ ਕੋਈ ਘਰ ਨਹੀਂ ਹੈ, 
ਕਬੂਤਰਖ਼ਾਨਾ ਹੈ ਕਬੂਤਰਖ਼ਾਨਾ, ਪਤਾ ਨਹੀਂ ਕਬੂਤਰ ਕਿੱਧਰੇ ਆਉਂਦੇ ਹਨ।ਰਤਾ ਕੁ ਪੰਜੇ 
ਛੁਹਾ ਕੇ ਫਿਰ ਪਤਾ ਨਹੀਂ ਕਿੱਧਰ ਉੱਡ ਜਾਂਦੇ ਹਨ । ਸੱਜਿਓਂ ਖੱਬੇ , ਖੱਬਿਓਂ ਸੱਜੇ ਉਡਾਰੀਆਂ 
ਹਨ ਬਸ...ਸਿਰਫ਼ ਉਡਾਰੀਆਂ। ਘਰ ਨਹੀਂ ਰਿਹਾ ਇਹ ਪੁੱਤਰਾ ਹੁਣ । 

ਬਿਮਾਰ ਹੋ ਗਿਆ ਇਕ ਵਾਰ। ਮੈਂ ਰਾਜਿੰਦਰਾ ਹਸਪਤਾਲ ਪਤਾ ਲੈਣ ਚਲਾ 


ਗਿਆ। ਮੈਨੂੰ ਕਹਿਣ ਲੱਗਾ- ਅਹੁ ਅਖੀਰਲੇ ਬੈੱਡ ਨੇੜੇ ਕੁਰਸੀ ਉਤੇ ਜਿਹੜਾ ਬਜ਼ੁਰਗ 
ਬੈਠਾ ਹੈ ਉਸ ਨੂੰ ਦੇਖ । ਸਵੇਰੇ ਮੇਰੇ ਪਾਸ ਆ ਗਿਆ। ਪੁੱਛਿਆ- ਸਤਨਾਮ ਈ ਏਂ ਤੂੰ ? ਮੈਂ 
ਹਾਂ ਵਿਚ ਸਿਰ ਹਿਲਾਇਆ। ਮੈਂ ਉਸਨੂੰ ਪਛਾਣਿਆ ਨਹੀਂ ਸੀ ਪਰ ਜਦੋਂ ਉਸਨੇ ਦੱਸਿਆ 
ਤਾਂ ਪਛਾਣ ਲਿਆ। ਸਾਡੇ ਪਿੰਡਾਂ ਵੱਲ ਗੁਆਂਢ ਦਾ ਸੀ। ਕਹਿਣ ਲੱਗਾ- ਪਰਸੋਂ ਮੈਨੂੰ 
ਲੱਗਾ ਤੇਰੇ ਵੱਲ ਦੇਖ ਕੇ ਪਈ ਸਤਨਾਮ ਈ ਲਗਦਾ ਏ ਇਹ । ਫਿਰ ਮੈਂ ਨਰਸ ਤੋਂ ਪੁੱਛਿਆ। 
ਉਸ ਨੇ ਦੱਸਿਆ ਪਟਿਆਲੇ ਪ੍ਰੋਫੈਸਰ ਲੱਗਿਆ ਹੋਇਐ। ਸੋਚਿਆ, ਪ੍ਰੋਫੈਸਰ ਏ ਸ਼ਹਿਰ 
ਵਿਚ ਰਹਿੰਦਾ ਏ ਪਤਾ ਲੈ ਆਈਏ ਕੋਈ ਕੰਮ ਈ ਪੈ ਜਾਂਦੈ ਕਦੀ। ਖ਼ੁਮਾਰ ਨੇ ਫਿਰ 
ਪੁੱਛਿਆ, ਕਿਵੇਂ ਹੈ ਹੁਣ ਤੇਰਾ ਪੁੱਤਰ ? -ਠੀਕ ਹੈ , ਬਜ਼ੁਰਗ ਨੇ ਕਿਹਾ, -ਚਾਰ ਚਾਰ ਸੇਅ 
ਖਾ ਜਾਂਦਾ ਏ ਹੁਣ ਤਾਂ ਰੋਜ। ਮੌਜਾਂ ਲੁੱਟਣ ਲੱਗਾ ਹੈ। ਦੁਆਂਦਾ ਹਾਂ ਛੁੱਟੀ ਅੱਜ। 

ਸੁਆਮੀ ਨਿਤਯ ਚੈਤੰਨਯ ਯਤੀ ਊਟੀ ਤੋ ਉਸਦਾ ਬੜਾ ਪਿਆਰਾ ਮਿੱਤਰ 
ਅਕਸਰ ਖ਼ੁਮਾਰ ਨੂੰ ਖ਼ਤ ਲਿਖਦਾ । ਹਰੇਕ ਖ਼ਤ ਖ਼ੁਮਾਰ ਮੈਨੂੰ ਪੜ੍ਹਾ ਦਿੰਦਾ । ਅੰਗਰੇਜ਼ੀ ਵਿਚ 
ਲਿਖਿਆ ਸੁਆਮੀ ਦਾ ਇਕ ਖ਼ਤ ਮੇਰੇ ਸਾਹਮਣੇ ਪਿਆ ਹੈ । ਲਿਖਿਆ ਹੈ- ਦੇਰ ਹੋ ਗਈ ਹੈ 
ਖ਼ੁਮਾਰ ਤੈਨੂੰ ਦੇਖਿਆਂ। ਆ ਜਾਹ ਇਕ ਵਾਰ। ਤੂੰ ਕਹੇਂਗਾ ਊਟੀ ਦੂਰ ਦੱਖਣ ਦੇ ਸਿਰੇ ਉਤੇ ਹੈ, 
ਕੌਣ ਜਾਏ ਏਨੀ ਦੂਰ ? ਓ ਭਾਈ ਕੋਈ ਮੁਸ਼ਕਿਲ ਨਹੀਂ । ਜਾਦੂ ਦੀਆਂ ਦਰੀਆਂ ਅਜੇ ਵੀ 
ਮਿਲਦੀਆਂ ਹਨ । ਵਿਛਾਅ, ਤੇ ਉਪਰ ਬੈਠ ਕੇ ਅੱਖਾਂ ਬੰਦ ਕਰ । ਬਸ ਮੇਰੇ ਕੌਲ ਪੁੱਜਿਆ 
ਹੋਇੰਗਾ। ਮੈਂ ਤਾਂ ਕਿੰਨੀ ਵਾਰ ਪੁੱਜ ਜਾਂਦਾ ਹਾਂ ਤੇਰੇ ਕੋਲ ਇਸ ਤਰ੍ਹਾਂ । ਤੂੰ ਆਵੇਂਗਾ ਤਾਂ 
ਦੇਖੇਂਗਾ, ਇਹ ਰਥ ਜਿਸ ਉਤੇ ਮੈਂ ੱਠ ਦਹਾਕਿਆਂ ਤੋਂ ਸਵਾਰੀ ਕਰਦਾ ਰਿਹਾਂ, ਪੁਰਾਣਾ ਹੋ 
ਗਿਆ ਹੈ। ਇਸ ਦੀਆਂ ਚੂਲਾਂ ਢਿੱਲੀਆਂ ਹੋ ਗਈਆਂ ਹਨ ਪਹੀਏ ਹੁਣ ਡੋਲਣ ਲੱਗ ਪਏ 
ਹਨ। ਤੂੰ ਆਧੁਨਿਕ ਸ਼ਾਇਰ ਹੈਂ ਭਾਈ। ਸਾਡੀ ਬੁੱਢਿਆਂ ਦੀ ਇਹ ਸ਼ਬਦਾਵਲੀ ਰਥ, 
ਚੂਲਾਂ, ਪਹੀਏ ਤੈਨੂੰ ਪਸੰਦ ਨਹੀਂ ਆਉੱਣੀ। ਪੁਰਾਣਾ ਢੰਗ ਹੈ ਇਹ ਗੱਲ ਕਰਨ ਦਾ । ਚੱਲ 
ਫਿਰ ਤੇਰੀ ਬੋਲੀ ਵਿਚ ਗੱਲ ਕਰੀਏ, ਆਧੁਨਿਕ ਸ਼ਾਇਰ ਦੀ ਬੋਲੀ ਵਿਚ ਦਸਦਾ ਹਾਂ ਕਿ 
ਜਿਸ ਖੋਤੇ ਉਤੇ ਮੈਂ ਚੜ੍ਹਿਆ ਫਿਰਦਾ ਰਿਹਾ ਉਹ ਬੁੱਢਾ ਹੋ ਗਿਆ ਹੈ। ਇਕ ਦਿਨ ਇਸ ਨੂੰ 
ਕਹਿ ਦਿੱਤਾ ਕਿ ਤੈਨੂੰ ਛੱਡਕੇ ਹੁਣ ਚਲਾ ਜਾਣਾ ਹੈ ਮੈਂ। ਖੋਤੇ ਨੇ ਕਿਹਾ- ਮੈਨੂੰ ਇਕੱਲਿਆਂ 
ਛੱਡ ਜਾਏਂਗਾ ਸੁਆਮੀ ? ਮੈਨੂੰ ਨਾਲ ਲੈ ਜਾਹ ਮਾਲਕ। ਮੈਂ ਅੱਸੀ ਸਾਲ ਤੇਰਾ ਭਾਰ ਚੁੱਕਿਆ, 
ਖੁਸ਼ੀ ਨਾਲ ਦੌੜਦਾ ਫਿਰਿਆ ਤੈਨੂੰ ਆਪਣੇ ਉਪਰ ਬਿਠਾ ਕੇ । ਹੁਣ ਤੂੰ ਛੱਡ ਜਾਏਂਗਾ 
ਮੈਨੂੰ ? ਮੈਂ ਕਿਹਾ- ਕੋਈ ਇਕਰਾਰ-ਨਾਮਾ ਤਾਂ ਨਹੀਂ ਲਿਖਿਆ ਸੀ ਕਿਸੇ ਅਸ਼ਟਾਮ ਪੇਪਰ 
ਉਤੇ ਮੈ' ਕਿ ਜੇ ਤੂੰ ਮੈਨੂੰ ਚੁੱਕੀ ਫਿਰੇਂਗਾ ਤਾਂ ਮੈ' ਵੀ ਤੈਨੂੰ ਆਪਣੇ ਨਾਲ ਲੈ ਜਾਵਾਂਗਾ। ਮੈ' 
ਨਹੀਂ ਲਿਜਾਣਾ ਤੈਨੂੰ। ਝਿੜਕ ਕੇ ਪਰੇ ਕੀਤਾ ਹੈ ਇਸ ਨੂੰ। ਜਦੋਂ ਮੈਂ ਅਸ਼ਟਾਮਾ, 
ਇਕਰਾਰਨਾਮਿਆਂ ਦੀਆਂ ਗੱਲਾ' ਛੇੜ ਲਈਆਂ, ਮੂਰਖ ਖੋਤੇ ਦੇ ਹੰਝੂ ਰੇਤ ਵਿਚ ਡਿਗਦੇ 
ਦੇਖੇ। 

ਲਗਦੀ ਵਾਹ ਹਸਪਤਾਲ ਨਹੀਂ ਜਾਂਦਾ ਸੀ ਉਹ। ਇਕ ਵਾਰ ਨਕਸੀਰ ਦੀ 
ਸਮੱਸਿਆ ਵਧ ਗਈ, ਦਾਖ਼ਲ ਹੋਣਾ ਪਿਆ। ਡਾਕਟਰ ਕਹੇ ਆਪ੍ੇਸ਼ਨ ਕਰਨਾ ਹੈ , ਖ਼ਮਾਰ 
ਕਹੇ ਨਹੀਂ ਕਰਾਉਣਾ ।ਡਾਕਟਰ ਨੇ ਕਿਹਾ- ਨਿੱਕਾ ਜਿਹਾ ਆਪ੍ਰੇਸ਼ਨ ਹੈ ਬੇ-ਹੋਸ਼ ਕਰ ਦਿਆਂਗੇ 


7 


ਨ 


ਤੇ ਬਸ ਆਪ੍ਰੇਸ਼ਨ ਹੋ ਜਾਏਗਾ। ਅਸੀਂ ਪੁੱਛਿਆ ਕਿ ਕਿਉਂ ਜਿੱਦ ਕਰਦੇ ਹੋ ? ਕਿਹੜਾ 
ਤਕਲੀਫ ਹੋਣੀ ਹੈ ? ਉਸਨੇ ਕਿਹਾ- ਬੇਹੋਸ਼ ਕਰ ਦੇਣਗੇ । ਪਰ ਫਿਰ ਜੇ ਹੋਸ਼ ਆਈ ਹੀ ਨਾਂ 
ਮੁੜ ਕੇ ਤਾਂ ਕੀ ਕਰਾਂਗਾ ? ਮੈਂ ਨਹੀਂ ਇਨ੍ਹਾਂ ਦੇ ਆਖੇ ਲੱਗ ਕੇ ਅਜ਼ਲ ਤੱਕ ਬੇਹੋਸ਼ ਹੋਣਾ। 

ਇੰਟਰਵਿਊ ਦੇਣ ਗਿਆ। ਵਾਈਸ ਚਾਂਸਲਰ ਨੇ ਕਿਸੇ ਹੋਰ ਬੰਦੇ ਨੂੰ ਚੁਣਨਾ ਸੀ - 
ਏਧਰ ਓਧਰ ਦੇ ਸਵਾਲ ਪੁੱਛੇ- ਜਿਸਤੇ ਖੁਮਾਰ ਨੇ ਕਿਹਾ- ਮੇਰਾ ਵਿਸ਼ਾ ਮਨੋਵਿਗਿਆਨ 
ਹੈ- ਇਸ ਬਾਰੇ ਪੁੱਛੋ । ਵਾਈਸ-ਚਾਂਸਲਰ ਨੇ ਕਹਿ ਦਿਤਾ - ਯੂ ਆਰ ਕਨਫਿਊਜ਼ਡ 
ਪਰਸਨ ਖੁਮਾਰ। ਖੁਮਾਰ ਨੇ ਕਿਹਾ - ਪੀਪਲ ਆਰ ਕੰਨਫਿਊਜ਼ਡ ਐਬਾਊਟ ਦਿਅਰ 
ਕਲੈਰਿਟੀ ਆਫ ਮਾਈਂਡ, ਆਈ ਐਮ ਵੈਰੀ ਮਚ ਕਲੀਅਰ ਇਨ ਮਾਈ ਕਨਫਿਉਜ਼ਨਜ਼। 
ਇਹ ਕਹਿ ਕੇ ਉਠ ਆਇਆ। 

ਉਸਨੇ ਨਾ ਘਰ ਬਣਾਇਆ ਨਾ ਪਲਾਟ ਖਰੀਦਿਆ। ਕਾਰ ਰੱਖੀ, ਜਿਧਰ ਜਾਂਦਾ 
ਕਾਰ ਵਿਚ ਸਵਾਰ ਹੋਕੇ ।ਮੇਂ ਇਕ ਦਿਨ ਕਿਹਾ- ਘਰ ਪਾ ਲੈਣਾ ਚਾਹੀਦਾ ਹੈ। ਕਦੀ ਅਕਲ 
ਦੀ ਗੱਲ ਵੀ ਕਰਨੀ ਹੈ ਕਿ ਨਹੀਂ ? ਉਸ ਨੇ ਕਿਹਾ- ਸੰਸਾਰ ਜੇ ਮਾੜਾ ਮੋਟਾ ਸੁਹਣਾ 
ਲਗਦਾ ਹੈ ਨਾ, ਇਹ ਮੂਰਖਾਂ ਕਰਕੇ ਸੁਹਣਾ ਹੈ। ਅਕਲਵੰਦਾਂ ਨੇ ਇਸਨੂੰ ਕਰੂਪ ਕਰਨ 
ਵਿਚ ਕੋਈ ਕਸਰ ਨਹੀਂ ਛੱਡੀ ਬਾਕੀ । ਮੈਂ ਮੂਰਖ ਠੀਕ ਹਾਂ । ਮੈਨੂੰ ਫ਼ਖਰ ਹੈ ਮੈਂ ਅਕਲਮੰਦ 
ਨਹੀਂ ਹਾਂ। 

ਇਕ ਦਿਨ ਸ਼ਹਿਰ ਵਿਚ ਮਿਲ ਗਿਆ, ਪੁੱਛਿਆ- ਕੀ ਕਰ ਰਹੇ ਹੋ ? 

ਉਸਨੇ ਕਿਹਾ- ਆਪਣੇ ਵਰਗਾ ਇਕ ਹੋਰ ਲਭ ਰਿਹਾਂ ਹਾਂ ਸਫਲ ਨਹੀਂ ਹੋ 
ਰਿਹਾ ਕਿਉਕਿ ਬੇਮਿਸਾਲ ਹਾਂ ਮੈਂ। ਦੱਸ ਕੌਣ ਹੈ ਮੇਰੇ ਜਿਹਾ ਸੰਸਾਰ ਵਿਚ। 

ਉਸ ਕੋਲ ਬਹੁਤ ਪੁਰਾਣੇ ਮਾਡਲ ਦੀ ਫਿਏਟ ਕਾਰ ਸੀ ਜਿਸ ਦੇ ਦਰਵਾਜ਼ੇ ਪੁੱਠੇ 
ਪਾਸੇ ਖੁਲ੍ਹਿਆ ਕਰਦੇ , ਯਾਨੀ ਕਿ ਤਾਕੀ ਦਾ ਹੈੱਡਲ ਅੱਗੇ ਹੁੰਦਾ ਤੇ ਕਬਜ਼ਾ ਪਿਛੇ । ਇਕ 
ਦਿਨ ਮੇਰੇ ਘਰ ਆਇਆ ਤਾਂ ਦੇਖਿਆ ਕਾਰ ਦਾ ਅੱਧਾ ਫਰਸ਼ ਟੁੱਟ ਕੇ ਹੇਠਾਂ ਲਟਕਿਆ 
ਹੋਇਆ ਹੈ। ਮੈਨੂੰ ਕਹਿੰਦਾ ਰੱਸਾ ਹੈ ਕੋਈ ਘਰ ? ਰੱਸਾ ਹੈ ਸੀ। ਮੈਂ ਲੈ ਆਇਆ, ਆਪ 
ਵਿਚ ਬੈਠ ਗਿਆ ਕਹਿੰਦਾ- ਜਿਵੇਂ ਚਰੀ ਦੀ ਭਰੀ ਬੰਨ੍ਹੀਦੀ ਹੈ, ਕਾਰ ਨੂੰ ਇਉਂ' ਬੰਨ੍ਹ ਦੇਹ, 
ਵਰਕਸ਼ਾਪ ਤੱਕ ਪੁਚਾਉਣ ਜੋਗੀ ਤਾਂ ਹੋਵੇ । ਰੱਸੇ ਵਿਚਕਾਰ ਉਸਦੀਆਂ ਤਾਕੀਆਂ ਵੀ 
ਵਲੀਆਂ ਗਈਆਂ। ਮੈਂ ਪੁੱਛਿਆ- ਉਤਰੋਗੇ ਕਿਵੇਂ ? ਕਹਿੰਦਾ- ਵਰਕਸ਼ਾਪ ਵਿਚ ਮਿਸਤਰੀ 
ਰੱਸਾ ਖੋਲ੍ਹੇਗਾ ਤਾਂ ਮੈਂ ਬਾਹਰ ਨਿਕਲ ਆਵਾਂਗਾ। ਮੈਂ ਕਿਹਾ- ਨਵੀਂ ਵਧੀਆ ਕਾਰ ਨਹੀਂ 
ਖਰੀਦੀ ਜਾਂਦੀ ? ਉਤਰ ਦਿੱਤਾ- ਗੋਲਗੱਪਿਆਂ ਵਾਲੇ ਦਸ ਦਸ ਲੱਖ ਕੀਮਤ ਦੀਆਂ ਕਾਰਾਂ 
ਲਈ ਫਿਰਦੇ ਹਨ । ਜਦੋਂ ਕਾਰ ਵਿਚੋਂ ਨਿਕਲਦਾ ਹੈ, ਕੋਈ ਪੁਛਦਾ ਹੈ- ਕੌਣ ਹੈ ਇਹ ? ਤਾਂ 
ਉਤਰ ਮਿਲਦੈ- ਗੋਲ ਗੱਪਿਆਂ ਵਾਲਾ ਹੈ। ਮੈਂ ਆਪਣੀ ਪੁਰਾਣੀ ਫਿਏਟ ਵਿਚੋਂ ਬਾਹਰ 
ਆਉਂਦਾ ਹਾਂ ਤਾਂ ਲੋਕ ਆਖਦੇ ਨੇ- ਸਰਦਾਰ ਖੁਮਾਰ ਆਇਐ ।ਸ਼ਾਇਰ ਖੁਮਾਰ ਆਇਐ। 

ਗਲਫ ਤੋ ਇਕ ਅਮੀਰ, ਖੁਮਾਰ ਦਾ ਦੋਸਤ ਕਸ਼ਮੀਰ ਦੇਖਣ ਆਇਆ। ਖੁਮਾਰ 
ਨੂੰ ਕਹਿ ਦਿੱਤਾ ਕਿ ਵਧੀਆ ਟੈਕਸੀ ਦਾ ਇੰਤਜ਼ਾਮ ਕਰੇ, ਡਰਾਇਵਰ ਅੰਗਰੇਜ਼ੀ ਜਾਣਦਾ 
ਹੋਵੇ ,ਖੁਮਾਰ ਨਾਲ ਜਾਏਗਾ । ਵਾਪਸ ਆਕੇ, ਖ਼ਮਾਰ ਨੇ ਦੱਸਿਆ- ਜੰਮੂ ਲੰਘੇ ਤਾਂ ਅਚਾਨਕ 


ਇਕ ਮੁਰਗੀ ਸੜਕ ਤੇ ਆ ਗਈ। ਕਾਰ ਦੀ ਫੇਟ ਨਾਲ ਮਰ ਗਈ। ਡਰਾਈਵਰ ਗੱਡੀ 
ਭਜਾਣ ਲੱਗਾ ਤਾਂ ਸ਼ੇਖ ਨੇ ਕਿਹਾ- ਰੋਕ । ਗੱਡੀ ਰੋਕ । ਡਾਈਵਰ ਨੇ ਕਿਹਾ- ਗੁਸੈਲੇ ਲੋਕ 
ਨੇ ।ਲੜ ਪੈਣਗੇ । ਸ਼ੇਖ ਨੇ ਕਿਹਾ- ਨਹੀਂ ਲੜਨਗੇ । ਵਾਪਸ ਚੱਲ। ਵਾਪਸ ਆਏ, ਪੰਜ ਸਤ 
ਔਰਤਾਂ ਮਰਦ ਆਲੇ ਦੁਆਲੇ ਖਲੋ ਗਏ । ਸ਼ੇਖ ਉਤਰਿਆ। ਸਭ ਤੋ ਖਿਮਾ ਮੰਗਦਿਆਂ ਦੋ 
ਸੌ ਰੁਪਏ ਮਾਲਕਾਂ ਨੂੰ ਦਿਤੇ ਤੇ ਚੱਲ ਪਏ । ਡਰਾਈਵਰ ਨੇ ਕਿਹਾ- ਪੰਜਾਹ ਰਪਏ ਦੀ ਵੀ 
ਨਹੀਂ ਸੀ ਮੁਰਗੀ, ਦੋ ਸੌ ਦੇ ਆਏ। ਪੁੱਛ ਤਾਂ ਲੈਣਾ ਸੀ। ਸ਼ੇਖ ਸੁਣਦਾ ਰਿਹਾ। ਡਾਈਵਰ 
ਫਿਰ ਬੁੜ ਬੁੜ ਕਰਨ ਲੱਗਾ- ਮੂਰਖਤਾ, ਦੋ ਸੌ ਰੁਪਏ ਦੇ ਆਇਆ। ਨਾਲੇ ਮੁਰਗੀ ਵੀ 
ਉਹੀ ਖਾਣਗੇ ।ਉਹ ਵੀ ਉਨ੍ਹਾਂ ਦੀ। ਹੋਈ ਨਾ ਮੂਰਖਤਾ ? ਸ਼ੇਖ ਨੇ ਕਿਹਾ- ਰੱਬ ਨੂੰ ਮੂਰਖਤਾ 
ਕਰਵਾਉਂਦਾ ਹੈ। 

ਪਿਤਾ ਦਾ ਨਾਂ ਸੁਰਜਨ ਸਿੰਘ ਸੀ। ਉਸ ਨੇ ਮਿੰਟਗੁਮਰੀ ਜ਼ਿਲੇ ਵਿਚ ਪਿੰਡ 
ਬੰਨ੍ਹਿਆ ਜਿਸ ਦਾ ਨਾਂ ਚੱਕ ਸੁਰਜਨ ਸਿਘ ਵਾਲਾ ਹੈ। ਕਹਿਣ ਲੱਗਾ- ਮੈਂ' ਵੱਡੇ ਰਈਸ 
ਸਰਦਾਰ ਸੁਰਜਨ ਸਿੰਘ ਦਾ ਬੇਟਾ ਹਾਂ। ਮਾਂ ਬਿਰਧ ਹੋ ਗਈ ਹੈ, ਪਤਾ ਨਹੀਂ ਕਦੋਂ ਸਾਹ ਸਾਥ 
ਛੱਡ ਦੇਣ । ਮੈਂ ਮਾਂ ਦੇ ਸਸਕਾਰ ਦੀਆਂ ਅਜਿਹੀ ਰਸਮਾਂ ਕਰਾਂਗਾ ਕਿ ਲੋਕ ਦੇਖਣਗੇ ਇਹ 
ਚੱਕ ਸੁਰਜਨ ਸਿੰਘ ਵਾਲਾ ਦੀ ਸਰਦਾਰਨੀ ਦਾ ਦੇਹਾਂਤ ਸੀ। 

23 ਮਾਰਚ, 1997 ਨੂੰ ਮਾਂ ਲਈ ਦਵਾਈ ਲੈਣ ਘਰੋਂ ਨਿਕਲਿਆ ਤੇ ਸਵੇਰੇ 10 
ਵਜੇ ਟਰੱਕ ਨੇ ਆਪਣੀ ਲਪੇਟ ਵਿਚ ਲੈ ਲਿਆ। ਮੌਕੇ ਤੇ ਸੰਸਾਰ ਵਿਚੋਂ ਕੂਚ ਕਰ ਗਿਆ। 
ਉਸਦੀ ਲਾਸ਼ ਪਈ ਸੀ ਸੜਕ ਉਤੇ । ਟਰੈਫਿਕ ਲਾਗਿਓ' ਫਿਰ ਤੇਜ਼ੀ ਨਾਲ ਚੱਲ ਰਿਹਾ ਸੀ, 
ਕਾਲ ਦਾ ਪਹੀਆ ਧੀਮਾ ਨਹੀਂ ਹੁੰਦਾ। ਕਾਲ ਕੋਲ ਰਕਣ ਦੀ ਫ਼ਰਸਤ ਨਹੀਂ ਹੈ। ਖਬਰ 
ਸੁਣਨ ਸਾਰ, ਦੁਪਹਿਰੇ ਮਾਂ ਉਸ ਨਾਲ ਜਾ ਰਲੀ। 

ਗੀ ਰਫਤਾਰ ਪਰ/ਕਤਨਾ/ਨੈਤਮ ਢਾਤੇ ਹੈ' ਚੌਰਾਹੇ // 
ਸੈੱਜ਼ਬ ਭੀ ਤੇਜ਼ ਚਲਦਾ ਹੂੰ ਤੋਂ ਆ ਜ਼ਾਤੇ ਹੈ' ਚੱਰਾਹੇ // 
ਲ਼ੁਦਾ ਹੋਤਾ ਹੈ” ਰਹੇ ਖ਼ਾਝ ਚਕਨਾਦੂਰ ਹੌੜੇ` ਹੈ” 
ਬੜੇ` ਪੁਰਦਾਰਦ ਮੰਜ਼ਰ ਸਾਮਨੇ ਲਾੜੇ ਹੈ ਚੌਰਾਹੇ // 

ਹਵਾ ਦੇ ਝੋੱਕਿਆਂ ਨੂੰ ਪੁੱਛਿਆ ਹੈ, ਉਸ ਨੂੰ ਕਿਧਰ ਲੈ ਗਏ ਹੋ, ਉਤਰ ਨਹੀਂ 
ਮਿਲਿਆ। ਵਰ੍ਹਿਆਂ ਤੋਂ ਉਸਦੇ ਮਕਾਨ ਦੇ ਬਾਹਰਵਾਰ ਨਾਮ-ਤਖ਼ਤੀ ਲਟਕ ਰਹੀ ਸੀ। 
ਅੰਤਮ ਸੰਸਕਾਰ ਤੋਂ ਅਗਲੇ ਦਿਨ ਬੱਚੇ ਗਲੀ ਵਿਚ ਗੇਂਦ ਨਾਲ ਖੇਢ ਰਹੇ ਸਨ । ਤੇਜ਼ ਗੇਂਦ 
ਆਈ ਤੇ ਤਖ਼ਤੀ ਉਤੇ ਵੱਜ ਕੇ ਇਸ ਨੂੰ ਚੂਰ ਚੂਰ ਕਰ ਗਈ । ਨਾਸ਼ਿਰ ਨਕਵੀ ਨੇ ਖੁਮਾਰ 
ਦਾ ਸ਼ਿਅਰ ਸੁਣਾਇਆ- 

ਜ਼ਿੰਦਗੀ ਓੰਠ ਜਾਏਗਾ ਖਾਨ ਮਕਾਂ ਗੰਹ ਜਾਏਗਾ / 

ਨਾਮ ਕਾ ਤਖਤਾਂ ਪੇ ਹੰਧਲਾ ਸ਼ਾ /ਨਿਸ਼ਾਂ ਗੰਹ ਜਾਏਗਾ // 

ਨਕਵੀ ਨੇ ਕਿਹਾ- ਧੁੰਧਲਾ ਨਹੀਂ, ਕੁਦਰਤ ਉਸਦਾ ਨਿਸ਼ਾਨ ਸਾਫ ਛਡੇਗੀ, 
ਮੋਰਾ ਇਹ ਦਾਅਵਾ ਹੈ। 


9 


10 


ਝਸ਼ਾਗੀ ੁੰਡਾ ਲੈ ਅੱਖਾਂ, /ਦਿਲਾਂ ਨੂੰ ਭਿਉਣ ਲੀ ਗੱਲ ਕਰ 

ਓ ਦਰਦਾ ਮੇਰੇ ਲੂੰ ਨੂੰ /ਵਿਚ ਸਮਾ ਜਾ, ਰਾਤ /ਡੱਜ ਗਈ ਏ/ 

ਥਲੇ ਲਾ ਜਂਦਿਆ ਵਕਤਾ, ਖਲੋ ਕੇ ਝਾਤ ਸ਼ਟਦਾ ਜਾ 

ਲੇ /ਕਧਰੇ ਤਾਂ ਆਲਾੀਂਸ਼ ਚਲਾ ਜਾ, ਰਾਤਾ /ਭੱਜ ਗਈ ਏ / 

%%% 

ਉਸਦੇ ਥੋੜ੍ਹੋ ਸ਼ਿਅਰ ਨਮੂਨੇ ਵਜੋਂ ਦੇ ਰਿਹਾ ਹਾਂ। ਪੰਜ ਦੀਵਾਨ ਛਪ ਚੁਕੇ ਹਨ। 
ਨਕਵੀ ਨਾਲ ਰਲਕੇ ਮੈਂ ਉਨ੍ਹਾਂ ਵਿਚੋਂ ਚੋਣਵੀਆਂ ਗਜ਼ਲਾਂ ਛਾਂਟ ਕੇ ਗੁਰਮੁਖੀ ਅੱਖਰਾਂ 
ਵਿਚ ਲਿਖ ਲਈਆਂ । 


/ਗਾਰੇਗਾ ਕਯੋ/ਕਿ ਤੂ` ਜਿਨ ਧੋ. ਖੜਾ ਹੈ, 

/ਕਿਸ਼ਾੀ ਕੰ` ਪਾਓ' ਹੈ“ ਤੇਰੇ ਨਹ ਹੈ” // 

/ਖਿਲੱਨੇ` ਅਥ ਭੀ _ਰੌਕਰ ਆਂਗਤੰ' ਹੰ” 

ਮਗਰ ਕ/ਹਤੰ' ਹੰ“ ਹਮ ਬੱਚੇ ਨਗ ਹੈ“ // 

ਨ 

ਵੇ ਮਝਸ਼ੇ ਕੱਦਾਵਰ ਹੈ ਓਸੇ ਐਸ਼ਾ ਲਗਾ ਥਾ // 

ਸ਼ਭਇਦ ਵੇ ਕਿਸੀ ਛਤ ਸੇ ਮੁਝੇ ਦੇਖ ਰਹਾ ਥਾ/ 

/ਕੇਸ਼ ਝਾਤ ਪੈ, ਅਬ ਯਾਦਾ ਨਹੀ; ਝਨਕੇ #ਸ਼ਕਾਨ 

ਚਪਕੇ ਸੇ ਮੈ ਹੋਠੇ' ਪ /ਤਿਰੇ ਫੈਲ ਗਯਾ ਥਾ// 

ਆ 

/ਫੈਰ ਸੇ ਜਬ ਅਪਨੇ ਮਕਾਨੇ ਕੇ ਬਨਾਨਾ ਲੋਗੋ // 

ਘਰ ਕਾਂ ਦੀਵਾਰ ਕੰ ਘਰ #ੱ'ਾੰਂ /ਗਿਰਾਨਾ ਲਗੇ // 

ਸਦਾ ਕੇ ਲੇ ਆਈ ਹੈ ਸ਼ਮ਼ਯ਼ੰਰ ਕਾੰਜ਼ਦ ਤਕ ਫਨਆਂ 

ਅਰ ਅਬ ਢੁੰਡੇ` ਹੈ ਮਰਨ ਕਾ ਬਹਾਨਾ ਲੋਗੋ // 
ਨੋਟ:-ਤਲਾਸ਼ ਨਾਮ ਦੀ ਲਿਖਤ ਹੋਈ ਕਹਾਣੀ ਨਹੀ” ਹੈ।ਖੁਮਾਰ ਨਾਲ ਸੁਆਮੀ 
ਨਿਤਯ ਚੈਤੰਨਯ ਯਤੀ ਨੂੰ ਮਿਲਣ ਦਿੱਲੀ ਗਿਆ ਸਾਂ।ਉਥੇ ਹੋਈ ਗੁਫ਼ਤਗੂ ਨੂੰ ਸਿਲਸਿਲੇਵਾਰ 

ਲਿਖ ਦਿੱਤਾ ਹੈ। 

-ਹ. ਸ. ਪੰਨੂੰ 


ਤਲਾਸ਼ 


ਸਵੇਰ ਸਾਰ ਖੁਮਾਰ ਆ ਕੇ ਬੋਲਿਆ, “ਨਾਗਸੈਨ ਨੇ ਦੱਸਿਆ ਹੈ, ਦੱਖਣ ਤੋੱ 
ਕੋਈ ਮਹਾਤਮਾ ਆਇਆ ਹੈ...ਉਸਨੂੰ ਮਿਲਣਾ ਹੈ। ਨਾਲੇ ਦਿਨ ਵੀ ਬਹੁਤ ਹੋ ਗਏ ਹਨ 
ਉਸ ਦੇ ਡੇਰੇ 'ਤੇ ਗਿਆਂ। ਚੱਲੀਏ ?” 

ਜਾਣ ਦਾ ਇਛੁੱਕ ਹੋਣ ਦੇ ਬਾਵਜੂਦ ਮੈ' ਕਿਹਾ, “ਤੂੰ ਸਾਧਾਂ ਅਤੇ ਉਨ੍ਹਾਂ ਦੇ 
ਡੇਰਿਆਂ ਦੇ ਖਿਲਾਫ਼ ਹੈਂ। ਨਾਗਸੈਨ ਜੋ ਦੱਸਦਾ ਹੈ ਉਸ ਨੂੰ ਮੰਨਦਾ ਨਹੀਂ । ਫਿਰ ਉਥੇ ਜਾਣ 
ਦੀ ਕੀ ਤੁਕ ? ਵੈਸੇ ਵੀ ਉਥੇ ਜਾ ਕੇ ਤੂੰ ਉਟ ਪਟਾਂਗ ਕਿਸਮ ਦੇ ਸਵਾਲ ਕਰਦਾ ਹੈ'।ਸਾਧਾਂ ਦੇ 
ਟਿੱਲੇ ਬਹਿਸ ਮੁਬਾਹਸਿਆਂ ਦੇ ਕੇਂਦਰ ਨਹੀਂ ਹੁੰਦੇ .. ਉਥੇ ਚੁੰਝ-ਚਰਚਾ ਪਸੰਦ ਨਹੀਂ ਕੀਤੀ 
ਜਾਂਦੀ । ਟਿੱਲਿਆਂ ਉਤੇ ਲੋਕ ਕੇਵਲ ਮੁਰਾਦਾਂ ਮੰਗਣ ਜਾਂਦੇ ਹਨ। ਤੂੰ ਕਿਉਂਕਿ ਨਾਗਸੈਨ ਦਾ 
ਮੁਰੀਦ ਨਹੀਂ ਹੈਂ, ਇਸ ਲਈ ਕੀ ਕਰੇਂਗਾ ਜਾ ਕੇ ?” 

ਖੁਮਾਰ ਕਹਿਣ ਲੱਗਾ, “ਉਹ ਟਿੱਲਾ ਕੀ ਹੋਇਆ ਜਿਥੇ ਚਿੰਤਨ ਦੇ ਜਵਾਲਾਮੁਖੀ 
ਨਹੀਂ' ਖੌਲਦੇ...ਜਿਥੇ ਲੋਹਾ ਰੂੰ ਵਾਂਗ ਨਹੀਂ ਉਡਦਾ ...ਜਿਥੇ ਅਸਮਾਨੀ ਖਹਿੰਦੇ ਪਰਬਤ 
ਨਾਚ ਨਹੀਂ ਕਰਦੇ । ਮੈਂ ਉਨ੍ਹਾਂ ਸਾਧਾਂ ਦੇ ਖਿਲਾਫ਼ ਹਾਂ ਜਿਹੜੇ ਪ੍ਰਸ਼ਨਾਂ ਨੂੰ ਦੁਰਕਾਰਦੇ ਹਨ ।ਰਹੀ 
ਗੱਲ ਮੁਰਾਦਾਂ ਮੰਗਣ ਦੀ। ਸਾਧਾਂ ਦੇ ਡੇਰੇ ਭਿੱਖ ਮੰਗਿਆਂ ਦੇ ਜਮਘਟੇ ਨਹੀਂ ਹੁੰਦੇ ।ਉਥੇ ਕੁਝ 
ਲੈਣਾ, ਕੁਝ ਦੇਣਾ, ਦੋਵੇਂ ਵਰਤਾਰੇ ਹੁੰਦੇ ਹਨ। ਹਰ ਸ਼ਖਸ ਇਕੋ ਵਕਤ ਮੰਗਤਾ ਵੀ ਹੈ ਦਾਤਾ 
ਵੀ ।ਉਮੀਦਾਂ ਲੈ ਕੇ ਜਾਂਦੇ ਹਨ ਲੋਕ ਅਤੇ ਭਰੋਸਾ ਲੈ ਕੇ ਪਰਤਦੇ ਹਨ ।ਕੁਦਰਤ ਦਾ ਵੀ ਇਹੋ 
ਅਸੂਲ ਹੈ ।ਵੈਸੇ ਵੀ ਨਾਗਸੈਨ ਸੇਕ ਮਾਰਦਾ ਮਾਰੁ ਤਪੱਸਵੀ ਨਹੀਂ।ਉਹ ਮਿੱਤਰ ਪ੍ਰਤੀਤ ਹੁੰਦਾ 
ਹੈ ਸਭ ਨੂੰ ...ਮੈਂ ਤਾਂ ਚੱਲਿਆਂ। ਸੋਚਿਆ ਸੀ ਤੂੰ ਚੱਲੇਗਾ।” 

ਮੈਂ ਤਿਆਰ ਹੋ ਗਿਆ ਤੇ ਅਸੀਂ ਪਿੰਡ ਦੇ ਬਾਹਰ ਡੇਰੇ ਵੱਲ ਤੁਰ ਪਏ । ਮੈਂ ਪੁੱਛਿਆ- 
“ਕੀ ਵਜ੍ਹਾ ਹੈ ਖੁਮਾਰ, ਕਿ ਨਾਗਸੈਨ ਨਾਸਤਿਕ ਹੋਣ ਦੇ ਬਾਵਜੂਦ ਸਤਿਕਾਰਿਆ ਜਾਂਦਾ 
ਮਹਾਤਮਾ ਹੈ ?” 

ਖੁਮਾਰ ਨੇ ਕਿਹਾ - ਕਦੀ ਕਦੀ ਤੂੰ ਦਿਲਚਸਪ ਪਰ ਮੂਰਖਤਾ ਪੂਰਨ ਗੱਲਾਂ 
ਕਰਦਾ ਹੈਂ। ਇਹ ਆਸਤਿਕ-ਨਾਸਤਿਕ ਸ਼ਬਦ ਅਲਪ ਬੁੱਧ ਲੋਕ ਵਰਤਦੇ ਹਨ ।ਉਹ ਬੋਧੀ 
ਤੂੰ ਨਾਸਤਕ ਐਂ। ਮੁੱਖ ਮੁੱਦਾ ਇਹ ਮਾਨਤਾਵਾਂ, ਧਾਰਨਾਵਾਂ ਨਹੀਂ । ਦੇਖਣਾ ਇਹ ਹੈ ਕਿ ਕੋਈ 
ਸ਼ਖਸ਼ ਪਿਆਰ ਦਾ ਸੋਮਾ ਹੈ ਕਿ ਨਹੀਂ । ਭੱਠੀ ਵਿਚ ਝੁਲਸੇ ਲੋਕ ਇਹ ਨਹੀਂ ਪੁੱਛਦੇ ਕਿ ਮਿੱਠੇ 
ਪਾਣੀ ਦਾ ਸਰੋਤ ਕੀ ਹੈ... ਉਹ ਚਸ਼ਮੇ ਨੂੰ ਡੀਕ ਲਾ ਲੈਂਦੇ ਹਨ। ਕੋਈ ਦਰਜਾ-ਬਦਰਜਾ ਵੀ 
ਨਹੀਂ ਹੁੰਦਾ ਇਥੇ । ਕੀੜੀਆਂ , ਮੱਖੀਆਂ, ਕੁੱਤਿਆਂ ਦਾ ਸੁਭਾਅ ਤੇ ਨਸਲ ਵੱਖ ਵੱਖ ਹੈ... ਪਰ 


11 


12 


ਮਿਠਾਸ ਸਭਨਾਂ ਨੂੰ ਪਸੰਦ ਹੈ, ਇਨ੍ਹਾਂ ਨੂੰ। 
ਪਾਣੀ ਦੇ ਰਿਹਾ ਸੀ।ਉਹ ਮੁਸਕਰਾਇਆ ਤੇ ਬੈਠਣ ਲਈ ਇਸ਼ਾਰਾ ਕਰਕੇ ਕਹਿਣ ਲੱਗਾ - 
ਬੱਸ ਕੰਮ ਮੁਕਾ ਲਿਆ ਹੈ। ਚਾਰ ਕੁ ਬੂਟੇ ਰਹਿ ਗਏ ਹਨ, ਆਇਆ। 

ਬੈਠਣ ਦੀ ਥਾਂ ਅਸੀਂ ਨਾਗਸੈਨ ਪਾਸ ਚਲੇ ਗਏ ।ਖੁਮਾਰ ਨੇ ਕਿਹਾ - ਸੰਗਤ ਸੇਵਾ 
ਲਈ ਤਿਆਰ ਰਹਿੰਦੀ ਹੈ ਬਾਬਿਓ ਫਿਰ ਖੁਦ ਕਿਉਂ ਬਾਲਟੀਆਂ ਖੜਕਾਉਂਦੇ ਫਿਰਦੇ ਹੋ ? 

ਉਸ ਨੇ ਕਿਹਾ - ਪਾਣੀ ਕੋਈ ਵੀ ਦੇ ਲਏ ਠੀਕ ਹੈ, ਪਰ ਇਹ ਬੂਟੇ ਮੈਂ ਲਾਏ ਸਨ, 
ਇਸ ਕਰਕੇ ਕਦੀ ਕਦੀ ਵਹਿਮ ਹੋ ਜਾਂਦਾ ਹੈ ਮੈਨੂੰ ਕਿ ਆਪ ਪਾਣੀ ਨਾਂ ਦਿਆਂ ਤਾਂ ਉਦਾਸ 
ਹੋ ਜਾਣਗੇ । ਅਹਿ ਸਾਹਮਣੇ ਕੁੱਤਾ ਬੈਠਾ ਹੈ- ਮੇਰੇ ਬਗੈਰ ਕਿਸੇ ਹੱਥੋਂ ਰੋਟੀ ਨਹੀਂ ਖਾਂਦਾ। 
ਚਾਹੁੰਦਾ ਹੈ ਕਿ ਦਿਨ ਵਿਚ ਇਕ ਵਾਰ ਇਸ ਦੇ ਸਿਰ “ਤੇ ਹੱਥ ਫੇਰਾਂ। ਜਦੋਂ ਕਦੀ ਮੈ 
ਉਪਰ ਸਿਰ ਰੱਖ ਕੇ ਆਰਾਮ ਨਾਲ ਅੱਖਾਂ ਬੰਦ ਕਰਕੇ ਬੈਠ ਜਾਂਦਾ ਹੈ ਚੁੱਪ ਚਾਪ। ਪਸ਼ੂ ਤੇ ਬੂਟੇ 
ਚਾਹੁੰਦੇ ਹਨ ਕੋਈ ਉਨ੍ਹਾਂ ਨਾਲ ਗੱਲਾਂ ਕਰੇ...ਇਹ ਸਭਨਾਂ ਦੀਆਂ ਬੋਲੀਆਂ ਦੇ ਜਾਣੂ 
ਹਨ...ਕੇਵਲ ਬੰਦਾ ਹੈ ਜਿਸ ਨੂੰ ਬੰਦੇ ਦੀ ਬੋਲੀ ਸਮਝ ਨਹੀਂ ਆਉਂਦੀ । ਇਥੇ ਇਹੋ ਜਿਹੇ 
ਅਭਾਗੇ ਬੰਦੇ ਵੀ ਆ ਜਾਂਦੇ ਹਨ ਡੇਰੇ ਵਿਚ ਜਿਹੜੇ ਕਹਿੰਦੇ ਹਨ ਕਿ ਉਹ ਬਜ਼ੁਰਗ ਮਾਪਿਆਂ 
ਦਾ ਸਤਿਕਾਰ ਕਰਦੇ ਹਨ...ਕਿਉ'ਕਿ ਉਹ ਮਾਪਿਆਂ ਨੂੰ ਰੋਟੀ ਜੁ ਦਿੰਦੇ ਹਨ! 

ਨਾਗਸੈਨ ਨੇ ਗੱਲ ਜਾਰੀ ਰੱਖੀ- ਕੱਲ੍ਹ ਨਰਸਰੀ ਵਿਚ ਗਿਆ ਸਾਂ।ਮਾਲੀ ਬੂਟਿਆਂ 
ਨੂੰ ਪਿਉਂਦ ਕਰ ਰਿਹਾ ਸੀ। ਉਸ ਨੇ ਦੱਸਿਆ ਤੇਜ਼ ਧਾਰ ਬਲੇਡ ਇਸ ਤਰ੍ਹਾਂ ਚਲਾਉਣਾ ਹੈ 
ਕਿ ਕੇਵਲ ਛਿਲਕੇ ਵਿਚ ਖੁੱਭੇ ...ਜੇ ਲਕੜੀ ਜ਼ਖਮੀ ਹੋ -ਗਈ ਤਾਂ ਵਾਇਰਸ ਹੱਲਾ ਬੋਲ 
ਦਿੰਦੇ ਹਨ। ਮਾਲੀ ਨੇ ਬੂਟਿਆਂ ਦੇ ਮਹੀਨ ਸੁਭਾਅ ਦੀਆਂ ਅਜਿਹੀਆਂ ਗੱਲਾਂ ਦੱਸੀਆਂ ਤਾਂ 
ਮੈਂ ਕਹਿ ਦਿੱਤਾ- “ਬੱਚਿਆਂ ਵਾਂਗ ਕੋਮਲ ਹੋਏ ਇਹ ਤਾਂ.. ਕੋਈ ਫਰਕ ਨਹੀਂ ਹੈ ਬੂਟਿਆਂ 
ਵਿਚ ਤੇ ਬੱਚਿਆਂ ਵਿਚ।” ਮਾਲੀ ਨੇ ਕਿਹਾ- ਨਹੀਂ ਜੀ ਬੱਚਿਆਂ ਵਰਗੇ ਕਿਥੇ ਹਨ ਇਹ ? 
ਬੱਚੇ ਜੇ ਰੱਸ ਜਾਣ ਤਾਂ ਮੰਨ ਜਾਂਦੇ ਹਨ। ਬੂਟੇ ਰੱਸ ਜਾਣ, ਮੰਨਦੇ ਨਹੀਂ ।ਨਾਂ ਕੋਈ ਇਤਰਾਜ, 
ਨਾ ਸਰਾਪ...ਨਾ ਫਰਿਆਦ...ਸਦਾ ਲਈ ਤੁਰ ਜਾਂਦੇ ਹਨ ਚੁਪਚਾਪ। 

ਇਹ ਗੱਲਾਂ ਹੋ ਰਹੀਆਂ ਸਨ ਤਾਂ ਗੇਰੂਏ ਵਸਤਰ ਪਹਿਨੀ ਇਕ ਮਹਾਤਮਾ ਬਾਹਰੋਂ 
ਡੰਡੀ ਡੰਡੀ ਅੰਦਰ ਡੇਰੇ ਵੱਲ ਆਉਂਦਾ ਦਿੱਸਿਆ । ਨਾਗਸੈਨ ਨੇ ਦੱਸਿਆ, “ਇਹ ਕੇਰਲਾ 
ਦੇ ਸਵਾਮੀ ਨਿਤਯ ਚੈਤੰਨਯ ਯਤੀ ਹਨ। ਇਨ੍ਹਾਂ ਦਾ ਡੇਰਾ ਉਟੀ ਵਿਚ ਹੈ। ਉਤਰੀ ਭਾਰਤ 
ਵੱਲ ਫੇਰੀ ਪਾਉਣ ਤਾਂ ਸਾਡੇ ਪਾਸ ਰਕਦੇ ਹਨ ।” ਸਵਾਮੀ ਦੀ ਉਮਰ ਅੱਸੀਆਂ ਤੋ ਉਪਰ 
ਹੋਵੇਗੀ ਪਰ ਨਜ਼ਰ ਅਤੇ ਕਦਮਾਂ ਵਿਚ ਪੂਰੀ ਤਾਕਤ ਸੀ। 

ਨਾਗਸੈਨ ਨੇ ਕਿਹਾ - ਸਵਾਮੀ, ਇਹ ਖੁਮਾਰ ਹੈ। ਪਟਿਆਲੇ ਦੀ ਪੰਜਾਬੀ 
ਯੂਨੀਵਰਸਿਟੀ ਵਿਚ ਮਨੋ-ਵਿਗਿਆਨ ਦਾ ਪ੍ਰੋਫੈਸਰ ਤੇ ਬੁਲੈਦ ਸ਼ਾਇਰ ਹੈ .. ਉਰਦੂ ਗਜ਼ਲ 
ਦਾ ਉਸਤਾਦ ।ਹਰ ਵਕਤ ਸਵਾਲਾਂ ਦੀ ਪੰਡ ਚੁਕੀ ਫਿਰਦਾ ਰਹਿੰਦਾ ਹੈ। ਤੁਹਾਨੂੰ ਮਿਲਾਣ ਦੀ 
ਇੱਛਾ ਸੀ, ਆ ਗਏ । 


ਸੁਆਮੀ ਦੇ ਵਰਤਾਰੇ ਵਿਚ ਧੀਰਜ ਸੀ। ਤਖਤਪੇਸ਼ ਵੱਲ ਤੁਰਦਾ ਗਿਆ... 
ਅਸੀਂ ਨਾਲ ਨਾਲ ਤੁਰ ਪਏ....ਖੜਾਵਾਂ ਲਾਹ ਕੇ ਜਦੋਂ ਬੈਠ ਗਿਆ ਤਾਂ ਕਹਿਣ 
ਲੱਗਾ...ਸ਼ਾਇਰ ਅੱਛਾ ਆਦਮੀ ਹੁੰਦਾ ਹੈ, ਪਰ ਭਰੋਸੇ ਯੋਗ ਨਹੀਂ ਹੁੰਦਾ...ਪਲ ਪਲ 
ਬਦਲਦਾ ਹੈ ਚੁਮਾਸੇ ਦੀਆਂ ਹਵਾਵਾਂ ਵਾਂਗ । ਪਰ ਕੀ ਕਰੀਏ ਤੇ ਕਹੀਏ ਵੀ ਕੀ....ਜੇ ਪਲ 
ਪਲ ਬਦਲੇ ਨਾ ਤਾਂ ਸ਼ਾਇਰ, ਸ਼ਾਇਰ ਨਹੀਂ ਰਹਿੰਦਾ.. ਜੇ ਬਦਲਦਾ ਰਹੇ ਫਿਰ ਇਤਬਾਰੀ 
ਨਹੀਂ। ਸ਼ੈਰ, ਦੱਸੋ ਮਹਾਂ-ਕਵੀ ਠੀਕ ਹਾਂ ਮੈ? 

ਖੁਮਾਰ ਬੋਲਿਆ- ਬਦਲ ਸਾਰਾ ਜਹਾਨ ਰਿਹਾ ਹੈ ਪਲ ਪਲ...। ਕੇਵਲ ਕਵੀ ਹੈ 
ਜਿਸ ਨੂੰ ਇਸ ਦਾ ਬਾਖੂਬੀ ਪਤਾ ਹੈ। ਤੁਹਾਨੂੰ ਜਾਣਨ ਦੀ ਜਗਿਆਸਾ ਲੈ ਕੇ ਹਾਜ਼ਰ ਹੋਏ ਹਾਂ 
ਸੁਆਮੀ। 

ਸੁਆਮੀ ਨੇ ਕਿਹਾ- ਮੇਰੇ ਬਾਬਤ ਨਾਗਸੈਨ ਦੱਸ ਦਏਗਾ ।ਲੈਮਾ ਸਮਾਂ ਇਕੱਠੇ ਰਹੇ 
ਅਸੀਂ। 

ਨਾਗਸੈਨ ਨੇ ਕਿਹਾ- ਮਹਾਰਾਜ, ਆਪਣੇ ਬਾਰੇ ਆਪ ਦੱਸੋ । ਕੋਈ ਬੰਦਾ ਜਦੋਂ 
ਦਾ ਫਿਰ ਵੀ ਮੈਨੂੰ ਕੁਝ ਪਤਾ ਨਹੀਂ ਲਗਦਾ, ਪਰ ਜਿਹੜਾ ਬੰਦਾ ਤਾਰਿਆਂ ਬਾਬਤ ਦੱਸ ਰਿਹਾ 
ਹੁੰਦਾ ਹੈ ਉਸ ਬਾਰੇ ਪਤਾ ਲਗ ਜਾਂਦਾ ਹੈ ਕਿ ਉਹ ਆਪ ਕੀ ਹੈ ।ਤੁਹਾਡੇ ਬਾਰੇ ਕੁਝ ਦੱਸਾਂਗਾ 
ਤਾਂ ਆਪਣੇ ਆਪ ਬਾਰੇ ਬੋਲ ਰਿਹਾ ਹੋਵਾਂਗਾ । ਤੁਸੀਂ ਆਪ ਕੁਝ ਕਹੋ । 

ਸੁਆਮੀ ਨੇ ਕਿਹਾ- ਠੀਕ ਹੈ , ਜੋ ਹੁਕਮ । ਪਰ ਕਿਥੋਂ ਸ਼ਰੂ ਕਰੀਏ ? ਮੈਂ ਤੁਹਾਡੇ 
ਲਈ, ਤੁਸੀਂ ਮੇਰੇ ਲਈ ਅਜਨਬੀ ਹੋ । ਫਿਰ ਵੀ...ਕੀ ਸੁਣਨਾ ਚਾਹੋਗੇ ? 

ਖੁਮਾਰ ਬੋਲਿਆ- ਸੁਆਮੀ, ਇਹ ਦੱਸੋ ਕਿ ਪਿਆਰ ਕੀਤਾ ਕਦੀ ? 

ਸੁਆਮੀ ਹੱਸ ਪਿਆ, ਕਹਿਣ ਲੱਗਾ - ਪਿਆਰ ਕੋਈ ਕਰਨ ਵਾਲੀ ਚੀਜ਼ ਹੁੰਦੀ 
ਹੈ ? ਕੀ ਸਾਹ ਤਸੀਂ ਲੈ ਰਹੇ ਹੋ ?ਇਕ ਸਿਲਸਿਲਾ ਹੈ ਬੱਸ...ਜੋ ਚੱਲ ਰਿਹਾ ਹੈ ਲਗਾਤਾਰ...ਅਮਰ 
ਪਰ ਬੇਖਬਰ। ਖੂਨ ਦਾ ਦਰਿਆ ਲਗਾਤਾਰ ਦੌੜ ਰਿਹਾ ਹੈ ਰਗਾਂ ਵਿਚ, ਤੇ ਦਿਲ ਸੌ ਸੌ ਸਾਲ 
ਨਿਰੰਤਰ ਇਸ ਬਗੀਚੇ ਨੂੰ ਸਿੰਜਦਾ ਹੋਇਆ ਥਕਦਾ ਨਹੀਂ । ਦਿਲ ਦੇ ਜਾਂ ਫੇਫੜਿਆਂ ਦੇ, 
ਅਹਿਸਾਨਮੰਦ। ਮੈਂ ਰੱਬ ਦਾ ਕਦੀ ਸ਼ੁਕਰਾਨਾ ਨਹੀਂ ਕੀਤਾ । ਸ਼ੁਕਰਾਨਾ ਉਹ ਕਰਨ ਜਿਹੜੇ 
ਉਸ ਨੂੰ ਪਿਆਰ ਨਹੀਂ ਕਰਦੇ । ਅਸੀਂ ਕਰਜ਼ੇ ਦੇ ਘੁਣ ਨੇ ਥੋਥੇ ਨਹੀਂ ਕੀਤੇ ਹੋਏ...ਅਸੀਂ ਤਾਂ 
ਮਾਲਾਮਾਲ ਹੋਏ ਫਿਰ ਰਹੇ ਹਾਂ। 

ਖੁਮਾਰ ਨੇ ਕਿਹਾ- ਫ਼ਲਸਫ਼ਾ ਸੁਣਨ ਦੀ ਇੱਛਾ ਨਹੀਂ ਹੈ ਅੱਜ ਸੁਆਮੀ। ਸਿੱਧੀ 
ਗੱਲ ਕਰਨੀ ਹੈ । ਇਹ ਦੱਸੋ ਕਿ ਕੀ ਕਿਸੇ ਕੁੜੀ ਨੂੰ ਪਿਆਰ ਕੀਤਾ ਕਦੀ ? 

ਮੈਨੂੰ ਖੁਮਾਰ ਦੀ ਬੇਬਾਕੀ ਪਸੰਦ ਨਾਂ ਆਈ। ਪਹਿਲੀ ਵਾਰ ਬਜ਼ੁਰਗ ਸਾਧੂ ਨੂੰ 
ਮਿਲੇ ਹਾਂ ਜੋ ਹੈ ਵੀ ਛੜਾ ਛੜਾਂਗ । ਇਹੋ ਜਿਹੇ ਪ੍ਰਸ਼ਨ ਨਹੀਂ ਪੁੱਛਣੇ ਚਾਹੀਦੇ ਖੁਮਾਰ ਨੂੰ ...ਮੈਂ 
ਸੋਚਿਆ। ਪਰ ਸੁਆਮੀ ਨੇ ਮੱਥੇ ਵੱਟ ਨਹੀਂ ਪਾਇਆ। ਚੁੱਪ ਰਿਹਾ ਕੁਝ ਦੇਰ। ਫਿਰ ਉਸ ਦੇ 
ਹੋਠਾਂ ਉਤੇ ਹਲਕੀ ਜਿਹੀ ਮੁਸਕਾਨ ਆਈ ਤੇ ਬੋਲਿਆ- ਹਾਂ ਹੋਇਆ ਸੀ ਕੁਝ ਇਹੋ ਜਿਹਾ 


13 


14 


ਇਕ ਵਾਰ...ਬਹੁਤ ਦੇਰ ਪਹਿਲਾਂ...ਪੈਂਹਠ ਸੱਤਰ ਸਾਲ ਹੋ ਗਏ ਹੋਣਗੇ....ਪੰਦਰਾਂ ਕੁ 
ਸਾਲ ਦਾ ਹੋਵਾਂਗਾ ਉਦੋਂ ਮੈਂ । ਘਟਨਾ ਤਾਂ ਮਾਮੂਲੀ ਜਿਹੀ ਸੀ...ਪਰ ਇਸ ਦਾ ਸਿਲਸਿਲਾ 
ਕੁਝ ਲੰਬਾ ਹੋ ਗਿਆ । ਇਹ ਇਸ਼ਕ ਸੀ, ਕਿ ਪਾਗਲਪਨ, ਕਿ ਕੁਝ ਨਹੀਂ ਸੀ, ਕਿ ਸਭ ਕੁਝ 
ਹੀ ਸੀ...ਕੋਈ ਪਤਾ ਨਹੀਂ ਹੁਣ ਤੱਕ ਲੱਗਿਆ । ਦਸਵੀਂ ਜਮਾਤ ਵਿਚ ਪੜ੍ਹਦਾ ਸਾਂ। ਇਕ 
ਜਮਾਤੀ, ਮੇਰਾ ਬੜਾ ਪਿਆਰਾ ਮਿੱਤਰ ਬਣ ਗਿਆ। ਉਹ ਅਕਸਰ ਮੈਨੂੰ ਉਨ੍ਹਾਂ ਦੇ ਗਵਾਂਢ 
ਦੀਆਂ ਗੱਲਾਂ ਕਰਦਾ ਥਕਦਾ ਨਹੀਂ ਸੀ ਉਹ ਘੰਟਿਆਂ ਤਕ । ਸ਼ੁਰੂ ਸ਼ੁਰੂ ਵਿਚ ਉਸ ਦੀਆਂ 
ਗੱਲਾਂ ਵਿਚ ਕੋਈ ਦਿਲਚਸਪੀ ਨਹੀਂ ਸੀ ਪਰ ਹੌਲੀ ਹੌਲੀ ਮੈਨੂੰ ਲੱਗਣ ਲੱਗਾ ਜਿਵੇ 
ਕ੍ਰਿਸ਼ਮਾ ਹੀ ਹੋਵੇਗੀ ਉਹ ਕੋਈ। ਉਸ ਦਾ ਨਾਮ ਫਰਜ਼ ਕਰ ਲਉ ਤਰਨੁੰਮ ਸੀ । ਮੇਰੇ ਹੀ 
ਸ਼ਹਿਰ ਵਿਚ ਬੇਮਿਸਾਲ ਸੁੰਦਰਤਾ ਦੀ ਮਾਲਕ ਇਕ ਕੁੜੀ ਰਹਿ ਰਹੀ ਹੋਵੇ ਤੇ ਮੈਂ ਦੇਖੀ ਤਕ 
ਨਾ ਹੋਵੇ ...ਲਾਹਨਤ ਹੈ ਮੇਰੇ “ਤੇ । ਮੈਂ ਆਪਣੇ ਦੋਸਤ ਨੂੰ ਝਿਜਕਦਿਆਂ ਝਿਜਕਦਿਆਂ ਇਕ 
ਦਿਨ ਆਖ ਹੀ ਦਿੱਤਾ- ਕਦੀ ਦਿਖਾ ਦਏਂਗਾ ਮੈਨੂੰ ਵੀ ਤਰੰਨੁਮ ਨੂੰ ਤੂੰ ? ਉਸ ਨੇ ਕਿਹਾ- 
ਕਿਉਂ ਨਹੀਂ ? ਕਦੀ ਘਰ ਆਈਂ ਸਾਡੇ । 

ਮਿਥੇ ਅਨੁਸਾਰ ਐਤਵਾਰ ਦੇ ਦਿਨ ਉਸ ਦੇ ਘਰ ਚਲਾ ਗਿਆ ਮੈਂ ।ਬੈਠਕ ਵਿਚ 
ਜਾ ਕੇ ਕਿਤਾਬ ਫੋਲਣ ਲਗ ਪਿਆ ਤੇ ਦੋਸਤ ਤਰੰਨੁਮ ਨੂੰ ਬੁਲਾਣ ਉਸ ਦੇ ਘਰ ਚਲਾ 
ਗਿਆ।। ਥੋੜ੍ਹੀ ਦੇਰ ਬਾਅਦ ਉਸ ਨੇ ਮੈਨੂੰ ਅਵਾਜ਼ ਦਿੱਤੀ- “ਬਾਹਰ ਆ...ਤਰੰਨੁਮ ਆਈ 
ਹੈ ।” ਮੇਰੀ ਰਗ-ਰਗ ਵਿਚ ਬਿਜਲੀ ਵਰਗੀ, ਚਕਾਚੰਂਧ ਕਰ ਦੇਣ ਵਾਲੀ ਇਕ ਤੇਜ਼ ਰੌਅ 
ਦੌੜ ਪਈ। ਕੁਲ ਸੰਸਾਰ ਦੀ ਉਹ ਖੂਬਸੂਰਤੀ , ਜੋ ਦੇਖੀ ਨਹੀਂ ਗਈ ਅੱਜ ਤੱਕ...ਇਥੇ ਨੇੜੇ 
ਬਾਹਰ ਵਿਹੜੇ ਵਿਚ ਆ ਖਲੋਤੀ ਹੈ । .... ਹੁਣੇ ਬਾਹਰ ਜਾਵਾਂਗਾ ਤਾਂ ਸੰਸਾਰ ਦਾ ਸਰਬੋਤਮ 
ਮੁੰਦ ਗਈਆਂ । ਮੈਂ ਪਰਦੇ ਵੱਲ ਹੱਥ ਵਧਾਇਆ ਕਿ ਬਾਹਰ ਨਿਕਲਾਂ । ਉਦੋਂ ਹੀ ਆਕਾਸ਼ 
ਵਿਚੋਂ ਇਕ ਆਵਾਜ਼ ਆਈ... ਚੈਂਕਾ ਦੇਣ ਵਾਲੀ ਆਵਾਜ਼.... ਮੈਂ ਸੁਣਿਆ, “ਓ ਪਾਗਲ, 
ਤੇਰੀਆਂ ਅੱਖਾਂ ਅਤੇ ਅਨੰਤ ਸੁੰਦਰਤਾ ਵਿਚਕਾਰ ਕੁਦਰਤ ਨੇ ਇਹ ਜੋ ਪਰਦਾ-ਇ-ਰਾਜ਼ 
ਤਾਣਿਆ ਹੈ, ਇਸ ਨੂੰ ਨਾਂ ਹਟਾ... ਇਹ ਗਲਤੀ ਨਾਂ ਕਰ।” ਮੈਂ ਡਰ ਕੇ ਪਿਛੇ ਹਟ ਗਿਆ। 
ਅਜੇ ਸੁੰਨ ਬਣਿਆ ਖਲੋਤਾ ਸਾਂ ਕਿ ਮੇਰੇ ਜਮਾਤੀ ਨੇ ਫਿਰ 'ਵਾਜ ਮਾਰ ਲਈ । ਮੈਂ ਪਰਦਾ ਪਰੇ 
ਕੀਤਾ ਤੇ ਬਾਹਰ ਨਿਕਲ ਆਇਆ। ਰੱਖ ਹੇਠ ਇਕ ਕੁੜੀ ਬੈਠੀ ਸੀ, ਸਿੱਧੀ ਸਾਦੀ... ਜਿਹੋ 
ਜਿਹੀਆਂ ਆਮ ਕੁੜੀਆਂ ਹੁੰਦੀਆਂ ਹਨ...। ਏਧਰ ਓਧਰ ਦੇਖ ਕੇ ਪੁੱਛਿਆ- ਤਰੰਨੁਮ ਕਿਥੇ 
ਹੈ ? ਉਹ ਦੋਵੇਂ ਹੱਸ ਪਏ । ਮਿੱਤਰ ਕਹਿਣ ਲੱਗਾ- ਕਮਲਾ ਤਾਂ ਨਹੀਂ ਹੋ ਗਿਆ ਕਿਤੇ ? ਕਿਤੇ 
ਇਹਨੂੰ ਤੱਕ ਕੇ ਅੱਖਾਂ ਅੱਗੇ ਹਨੇਰਾ ਤਾਂ ਨਹੀਂ ਛਾ ਗਿਆ ? ਮੈਂ ਚੁੱਪ ਰਿਹਾ... ਪਤਾ ਨਾਂ ਲਗੇ 
ਕੀ ਕਹਾਂ, ਕੀ ਕਰਾਂ । ਖੈਰ, ਇਹ ਤਰੰਨਮ ਨਹੀਂ ਹੋ ਸਕਦੀ... ਮੈਂ ਬਿਨਾਂ ਕੁਝ ਦੱਸੇ ਪੁੱਛੇ ਗੇਟ 
ਤੋਂ ਬਾਅਰ ਨਿਕਲ, ਆਪਣੇ ਘਰ ਵਲ ਨੂੰ ਹੋ ਤੁਰਿਆ।ਪਿਛੋਂ ਉਨ੍ਹਾਂ ਦੇ ਹੱਸਣ ਦੀ ਆਵਾਜ਼ 
ਆਈ ਤਾਂ ਮੈ ਵਧੀਕ ਤੇਜ਼ੀ ਨਾਲ ਦੌੜਿਆ। ਮੇਰੇ ਘਰ ਦੇ ਰਾਹ ਵਿਚ ਰੇਲਵੇ ਸਟੇਸ਼ਨ 
ਪੈਂਦਾ ਸੀ। ਇਕ ਗੱਡੀ ਕਿਸੇ ਪਾਸੇ ਜਾਣ ਲਈ ਸਰਕ ਰਹੀ ਸੀ... ਜਾਣਾ ਮੈਂ ਘਰ ਸੀ... ਪਰ 


ਤੇਜ਼ ਦੌੜ ਕੇ ਇਸ ਗੱਡੀ ਵਿਚ ਸਵਾਰ ਹੋ ਗਿਆ। ਮੇਰੇ ਦਿਮਾਗ ਵਿਚ ਇਕ ਹੌਲਨਾਕ 
ਨਹੀਂ ਪੁਛਿਆ ਗੱਡੀ ਕਿੱਧਰ ਜਾ ਰਹੀ ਹੈ... ਕਿਧਰੇ ਵੀ ਜਾਂਦੀ ਹੋਵੇ .... ਇਸ ਨਾਲ ਮੈਨੂੰ 
ਕੀ ਫਰਕ ਪੈਂਦਾ ਸੀ ? ਤਰੰਨੁਮ ਕਿਧਰੇ ਵੀ ਹੋ ਸਕਦੀ ਸੀ। ਮੈਂ ਸੋਚਦਾ ਰਿਹਾ... ਹੋ ਸਕਦਾ 
ਹੈ ਉਹ ਵਿਹੜੇ ਵਿਚ ਆਈ ਹੋਵੇ... ਪਰ ਦੋਸਤ ਨੇ ਮੈਨੂੰ ਉਸ ਨਾਲ ਮਿਲਾਉਣ ਦਾ 
ਇਰਾਦਾ ਬਦਲ ਲਿਆ ਹੋਵੇ... ਜਾਂ ਹੋ ਸਕਦਾ ਹੈ ਉਹ ਆਈ ਹੋਵੇ ਪਰ... ਮੈਂ ਬਾਹਰ 
ਆਉਣ ਵਿਚ ਵਧੇਰੇ ਦੇਰ ਕਰ ਦਿਤੀ... ਇੰਨੀ ਦੇਰ ਥੋੜਾ ਉਡੀਕ ਸਕਦੀ ਸੀ ਉਹ... 
ਚਲੀ ਗਈ ਹੋਵੇਗੀ... ਉਹਨੇ ਤਾਂ ਪਲ ਦੇ ਪਲ ਆਪਣੀ ਇਕ ਝਲਕ ਦਿਖਾਉਣੀ ਸੀ ਤੇ 
ਫਿਰ ਲੋਪ ਹੋ ਜਾਣਾ ਸੀ। ਹਾਏ ਰੱਬਾ, ਮੈਂ ਦੇਰ ਕਿਉਂ ਕਰ ਦਿੱਤੀ ਏਨੀ ? 

ਗੱਡੀ ਦੀ ਸੀਟ 'ਤੇ ਬੈਠਾ ਇਉਂ ਸੋਚਾਂ ਸੋਚਦਾ ਮੈ' ਸੈਂ ਗਿਆ। ਜਦ ਅੱਖ ਖੁਲ੍ਹੀ, 
ਰਾਤ ਪੈ ਚੁੱਕੀ ਸੀ। ਮੇਰੇ ਨਾਲ ਬੈਠੇ ਇਕ ਬਜ਼ੁਰਗ ਨੇ ਪਿਆਰ ਨਾਲ ਮੇਰੇ ਸਿਰ “ਤੇ ਹੱਥ 
ਫੇਰਿਆ ਤੇ ਪੁੱਛਿਆ, “ਘਰੋਂ ਰੱਸ ਕੇ ਆਇਐ ਪੁੱਤਰਾ ? ਲੜਿਐਂ ਕਿਸੇ ਨਾਲ ?” 

ਮੈਂ ਕਿਹਾ- ਨਹੀਂ ਜੀ। ਨਹੀਂ ਲੜਿਆ ਕਿਸੇ ਨਾਲ। ਨਾ ਰੱਸਿਆ ਹਾਂ। 

ਬਜ਼ੁਰਗ ਨੇ ਕਿਹਾ- ਤੂੰ ਦੱਸਦਾ ਨਹੀਂ.... ਪਰ ਕੋਈ ਗੱਲ ਬੁਰੀ ਹੋਈ ਹੈ। ਤੂੰ 
ਸੁੱਤਾ ਹੋਇਆ ਸੈਂ ਨਾ, ਤਾਂ ਹਉਕੇ ਲੈ ਰਿਹਾ ਸੈਂ... ਮੈਂ ਨੇੜੇ ਹੋ ਕੇ ਦੇਖਿਆ... ਰੋ ਰਿਹਾ ਸੈੱ 
ਤੂੰ... ਤੂੰ ਕਿਸੇ ਤਰੰਨੁਮ ਦਾ ਨਾਂ ਵੀ ਲੈ ਰਿਹਾ ਸੈਂ... ਆਖ ਰਿਹਾ ਸੈਂ... “ਤਰੰਨੁਮ ਆਈ 
ਹੋਵੇਗੀ... ਬਾਹਰ ਆਉਂਦਿਆਂ ਦੇਰ ਕਰ ਦਿਤੀ ਮੈਂ । ਕੌਣ ਐ ਇਹ ਤਰੰਨੁਮ ਬੱਚਿਆ ? 
ਕਿੱਥੋਂ ਆਇਐ ਤੂੰ... ਕਿਥੇ ਜਾ ਰਿਹੈ ?” 

ਮੈਂ ਕੀ ਦੱਸਦਾ ? ਬਸ ਚੁੱਪ ।ਬਾਬੇ ਨੇ ਡੱਬਾ ਖੋਲ੍ਹਿਆ- ਭੁੱਖ ਲੱਗੀ ਹੋਣੀ ਏ... ਆ 

ਵਾਕਈ ਭੁੱਖ ਲੱਗੀ ਹੋਈ ਸੀ । ਖਾਂਦਿਆਂ ਖਾਂਦਿਆਂ ਕੋਈ ਸਟੇਸ਼ਨ ਆ ਗਿਆ। 
ਪਾਣੀ ਪੀਣ ਦੇ ਬਹਾਨੇ ਮੈਂ ਗੱਡੀਓ ਉਤਰਿਆ ਤੇ ਦੂਜੀ ਕਿਸੇ ਹੋਰ ਗੱਡੀ ਵਿਚ ਜਾ ਬੈਠਿਆ... 
ਕੌਣ ਭਲਾ ਬਾਬੇ ਦੇ ਸਵਾਲਾਂ ਦਾ ਝੂਠਾ ਜਵਾਬ ਦਏ ? ਮੇਰੇ ਕੋਲ ਦੱਸਣਯੋਗ ਹੈ ਹੀ ਨਹੀਂ ਸੀ 
ਕੁਝ । ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ। ਚੱਲ ਸੋ ਚੱਲ । ਘਰ ਇਕ ਖ਼ਤ ਜ਼ਰੂਰ ਪਾ ਦਿੱਤਾ 
ਸੀ- ਕਿ ਮੈਂ ਰੱਸ ਕੇ ਨਹੀਂ ਗਿਆ- ਕਿ ਮੈਂ ਮਰਾਂਗਾ ਨਹੀਂ- ਕਿ ਮੈਂ ਘਰ ਨਹੀਂ ਪਰਤਾਂਗਾ- 
ਕਿ ਮੇਰੀ ਤਲਾਸ਼ ਨਾ ਕਰਨਾ। 

ਨਾ ਪੈਸਾ, ਨਾ ਵਿਦਿਆ, ਨਾ ਅਕਲ, ਅਜਨਬੀ ਸੰਸਾਰ ਵਿਚ ਮੈਂ ਤਰੰਨੁਮ ਦੀ 
ਤਲਾਸ਼ ਵਿਚ ਨਿਕਲ ਤੁਰਿਆ...ਪਿੰਡ ਦੇਖੇ... ਸ਼ਹਿਰ ਦੇਖੇ , ਦੇਸ ਦੇਖੇ , ਪਰਦੇਸ ਦੇਖੇ... ਪਰ 
ਤਰੰਨੁਮ ਨਾ ਦਿੱਸੀ। ਜੋਗੀਆਂ ਤੋ, ਨਜੂਮੀਆਂ ਤੋਂ ਉਸ ਦਾ ਅਤਾ ਪਤਾ ਪੁਛਦਿਆਂ ਸਗਲ 
ਸੰਸਾਰ ਗਾਹਿਆ... ਪਰ ਤਰੰਨਮ ਕਿਤੇ ਨਹੀਂ ਸੀ ।ਬੜੀਆਂ ਸੁਹਣੀਆਂ ਸਿਆਣੀਆਂ ਕੁੜੀਆਂ 
ਏਸ ਅਨੰਤ ਸਫ਼ਰ ਵਿਚ ਦੇਖੀਆਂ... ਕਈਆਂ ਨਾਲ ਗੱਲਾਂ ਕੀਤੀਆਂ । ਨਾਗਸੈਨ ਦੱਸਦਾ 
ਹੁੰਦਾ ਹੈ ਮੇਰੀ ਸ਼ਕਲ ਠੀਕ ਹੈ । ਨਾਗਸੈਨ ਹੀ ਸ਼ੀਸ਼ਾ ਹੈ ਮੇਰਾ। ਉਦੋਂ ਮੈਂ ਸ਼ੂਕਦਾ ਹੋਇਆ 
ਵੇਗਮੱਤਾ ਦਰਿਆ ਸਾਂ ਜੋ ਅੱਗੇ ਵਧਦਾ ਹੋਇਆ ਸਿੰਜਦਾ ਘੱਟ ਪਰ ਤਬਾਹੀ ਵਧੀਕ ਮਚਾਉਂਦਾ 


15 


16 


ਹੋਏ । ਤੇਜ਼ ਚਾਲ ਚੱਲ ਰਿਹਾ ਸਾਂ ਤਾਂ ਕਿ ਸ਼ੇਸ਼ਨਾਗ ਦੇ ਫਣ ਉਪਰਲੀ ਮਣੀ ਦੇਖ ਸਕਾਂ । 
ਰੱਬ ਦਾ ਜਾਂ ਧਰਮ ਦਾ ਮੈਨੂੰ ਹੁਣ ਤਕ ਪਤਾ ਨਹੀਂ ਲੱਗਾ... ਉਦੋਂ ਤਾਂ ਕੀ ਲੱਗਣਾ ਸੀ... 
ਗੇਰੂਏ ਕੱਪੜੇ ਇਸ ਕਰਕੇ ਪਾ ਲਏ ਸਨ ਤਾਂ ਕਿ ਮੰਦਰਾਂ, ਡੇਰਿਆਂ, ਸਰਾਵਾਂ ਵਿਚ ਰਾਤ 
ਕੱਟ ਸਕਾਂ , ਰੋਟੀ ਖਾ ਸਕਾਂ- ਜਿਸ ਨਾਲ ਮਰਜ਼ੀ ਗੱਲ ਕਰ ਸਕਾਂ । 

ਇਕ ਬੜੀ ਸੁਹਣੀ ਤੇ ਸਮਝਦਾਰ ਕੁੜੀ ਨੇ ਮੈਨੂੰ ਇਕ ਵਾਰ ਦੱਸਿਆ- ਬਾਵਾ ਤੂੰ 
ਪਰਛਾਵਿਆਂ ਮਗਰ ਦੌੜ ਰਿਹਾ ਹੈਂ । ਅਸਲੀਅਤ ਤੇਰੇ ਨੌੜੇ ਹੀ ਹੈ... ਪਰ ਤੂੰ ਹੰਕਾਰਿਆ 
ਹੋਇਆ ਹੈਂ ਤੇ ਹੰਕਾਰ ਵਿਚ ਆਏ ਬੰਦੇ ਨੂੰ ਨਾ ਪਹਾੜ ਦਿਸਦਾ ਹੈ ਨਾ ਆਕਾਸ਼, ਤਰੰਨੁਮ 
ਕਿਥੇ ਦਿਸਣੀ ਹੈ ? 

ਇਹ ਗੱਲ ਸੁਣੀ ਤਾਂ ਮੇਰੀਆਂ ਅੱਖਾਂ ਡੁੱਬ ਡੁੱਬਾ ਗਈਆਂ। ਮੈਂ ਉਥੋਂ ਉਠ ਕੇ ਤੇਜ਼ 
ਕਦਮੀ ਤੁਰਿਆ ਤੇ ਜਾ ਕੇ ਦਰਿਆ ਦੇ ਕਿਨਾਰੇ ਬੈਠ ਗਿਆ। ਸੋਚਣ ਲੱਗਾ- ਹੰਕਾਰ ? 
ਉਚੀਆਂ ਨਿਗਾਹਾਂ ? ਇਹ ਕੀ ਸੁਣਿਆ ਮੈਂ? ਖ਼ਾਕ ਬਣਨਾ ਚਾਹੁੰਨਾ ਮੈਂ ਤਰੰਨੁਮ ਦੇ 
ਕਦਮਾਂ ਦੀ। ਨੰਗੇ ਪੈਰੀਂ ਸੰਸਾਰ ਛਾਣ ਮਾਰਿਆ ਤੇ ਹੁਣ ਮੈਨੂੰ ਕਿਸੇ ਨੇ ਦੱਸਿਆ ਹੈ ਕਿ 
ਹੰਕਾਰਿਆ ਫਿਰ ਰਿਹਾ ਹਾਂ ਮੈਂ...। ਮੇਰੀਆਂ ਅੱਖਾਂ ਨੇ ਝੜੀਆਂ ਲਾ ਦਿੱਤੀਆਂ ਫਿਰ। ਬਾਕੀ 
ਇਥੇ ਬੈਠੇ ਲੋਕ ਤਾਂ ਮੰਨਣਗੇ ਨਹੀਂ ਪਰ ਖੁਮਾਰ ਸ਼ਾਇਰ ਹੈ , ਮੰਨ ਜਾਏਗਾ ਕਿ ਦਰਿਆ ਦੇ 
ਪਾਣੀ ਦਾ ਤਲ ਉਪਰ ਉਠ ਗਿਆ ਸੀ ਮੇਰੇ ਹੰਝੂਆਂ ਨਾਲ... ਪੂਰਾ ਹੜ੍ਹ ਆਇਆ ਸੀ 
ਉਸ ਦਿਨ । ਬਾਰਸ਼ ਕਿੰਨਾ ਚਿਰ ਹੁੰਦੀ ਰਹੀ ਪਤਾ ਨਹੀਂ, ਆਖਰ ਜਦੋਂ ਦਰਿਆ ਵਿਚੋਂ ਬੁੱਕ 
ਭਰ ਕੇ ਮੂੰਹ ਧੋਤਾ ਤਾਂ ਦੇਖਿਆ, ਅਸਮਾਨ ਨਿਖਰ ਗਿਆ। ਥੋੜ੍ਹੇ ਸਮੇਂ ਲਈ ਧੂੜ ਗੁਬਾਰ 
ਨੇ ਧਰਤੀ ਘੇਰ ਲਈ ਸੀ, ਜਮ ਕੇ ਬਾਰਸ਼ ਹੋਈ ਤਾਂ ਚਾਰੇ ਪਾਸੇ ਨਿਰਮਲਤਾ ਫੈਲ ਗਈ। ਮੈ' 
ਫਿਰ ਉਸ ਦੀ ਭਾਲ ਵਿਚ ਤੁਰ ਪਿਆ। 

ਚਾਰੇ ਕੂੰਟਾਂ ਅਤੇ ਦਸੇ ਦਿਸ਼ਾਵਾਂ ਗਾਹੀਆਂ। ਚਲੋ ਚਾਲ... ਭਂਦਾ ਫਿਰ ਰਿਹਾ ਸਾਂ 
ਤਾਂ ਇਕ ਰਾਹਗੀਰ ਮਿਲਿਆ। ਉਹ ਮੇਰੇ ਨਾਲ ਗੱਲੀਂ ਲੱਗ ਗਿਆ। ਮੇਰੇ ਮੱਤ ਬਾਰੇ, ਮੇਰੇ 
ਮਿਸ਼ਨ ਬਾਰੇ ਪੁੱਛਣ ਲੱਗਾ। ਨਾ ਮੇਰਾ ਕੋਈ ਗੁਰੂ ਨਾ ਧਰਮ। ਮੈ' ਉਸ ਨੂੰ ਦੱਸਿਆ ਕਿ ਮੈ' 
ਤਰੰਨੁਮ ਨੂੰ ਲਭਦਾ ਫਿਰ ਰਿਹਾ ਹਾਂ ।ਉਸ ਨੇ ਪੂਰੀ ਗੱਲ ਸੁਣ ਕੇ ਕਿਹਾ- ਓ ਭਲਿਆ ਲੋਕਾ, 
ਇਹ ਤੂੰ ਕੀ ਕਰਦਾ ਫਿਰ ਰਿਹਾ ਹੈਂ' ? ਜਿਸ ਤਰੰਨੁਮ ਦੀ ਤੂੰ ਤਲਾਸ਼ ਕਰ ਰਿਹਾ ਹੈ' ਉਹ ਦੇਸਾਂ 
ਪਰਦੇਸਾਂ ਦੇ ਪਿੰਡਾ ਸ਼ਹਿਰਾਂ ਵਿਚ ਥੋੜ੍ਹੀ ਹੈ ? ਲਾਇਬ੍ਰੇਰੀਆਂ ਵਿਚ ਹੁੰਦੀ ਹੈ ਉਹ... ਮਹਾਨ 
ਮਿਲੇਗੀ ਤੈਨੂੰ ਉਹ। 

ਉਦੋਂ ਮੇਰੀ ਉਮਰ ਚਾਲੀ ਪੰਤਾਲੀ ਸਾਲ ਦੀ ਹੋਏਗੀ ਜਦੋਂ ਮੈਂ ਲਾਇਬਰੇਰੀ ਦਾ 
ਰਾਹ ਫੜਿਆ । ਅਗਲੇ ਤੀਹ ਚਾਲੀ ਸਾਲ ਮੈਂ ਦੁਨੀਆਂ ਦੀਆਂ ਵੱਡੀਆਂ ਲਾਇਬਰੇਰੀਆਂ 
ਵਿਚ ਬਿਤਾਏ । ਮੈਂ ਉਹ ਪਾਠਕ ਨਹੀਂ ਜਿਸ ਨੂੰ ਪੰਜ-ਚਾਰ ਘੰਟੇ ਪੜ੍ਹ ਲੈਣ ਤੋਂ ਬਾਅਦ 
ਉਬਾਸੀਆਂ ਆਉਣ ਲੱਗ ਜਾਣ । ਜੇਠ ਮਹੀਨੇ ਜਿਵੇਂ ਅੱਗ ਦੀ ਲਾਟ ਸੁੱਕੇ ਪੱਤਿਆਂ ਨੂੰ 
ਪਾਠ ਕੀਤਾ ਮੈਂ ।ਸਾਹਿਤ, ਕਲਾ, ਦਰਸ਼ਨ, ਇਤਿਹਾਸ, ਗਿਆਨ-ਵਿਗਿਆਨ, ਮੇਰੇ ਸਾਹਮਣੇ 


ਕਿਹੜਾ ਕੋਈ ਆਪਸ਼ਨ ਸੀ ? ਤਰੰਨੁਮ, ਤਰੰਨੁਮ ਹੈ ਆਖਰ- ਕੀ ਪਤਾ ਕਿਸ ਗ੍ਰੰਥ ਵਿਚ 
ਹੋਏ ? ਸੋ, ਚੱਲ ਸੋ ਚੱਲ । ਅੱਸੀ ਸਾਲ ਦੀ ਉਮਰ ਤਕ ਪੜ੍ਹਦਾ ਰਿਹਾ ਮੈਂ। 
ਦੇਵੀਆਂ , ਬਹਿਸ਼ਤ ਦੀਆਂ ਹੂਰਾਂ, ਇੰਦਰ ਦੀਆਂ ਉਹ ਅਪਸਰਾਵਾਂ ਜਿਹੜੀਆਂ ਮਹਾਂਰਿਸ਼ੀਆਂ 
ਦੀ ਸਮਾਧੀ ਵਿਚ ਵਿਘਨ ਪਾ ਸਕਦੀਆਂ ਸਨ, ਯੂਨਾਨ ਤੇ ਰੋਮ ਦੀਆਂ ਦੁਖ ਝਲਦੀਆਂ 
ਫੌਜਾਂ ਟਕਰਾਈਆਂ, ਹਕੂਮਤਾਂ ਉਲਟ ਗਈਆਂ ਸਨ ।ਪਰ ਤਰੰਨੁਮ ਨਹੀਂ ਸੀ ਕਿਤੇ ।ਉਸ ਦੇ 
ਪੈਰਾਂ ਦਾ ਧੋਣ ਵੀ ਨਹੀਂ ਇਹ ਔਰਤਾਂ। 

ਸੰਸਾਰ ਪਹਿਲੋਂ ਦੇਖ ਲਿਆ ਸੀ... ਸਾਹਿਤ ਹੁਣ ਦੇਖ ਲਿਆ। ਇਹ ਸਭ ਦੇਖਣ 
ਤੋਂ ਬਾਅਦ ਮੈਂ ਇਸ ਨਤੀਜੇ 'ਤੇ ਪੁੱਜਿਆ ਕਿ ਮਨੁੱਖ ਦੀ ਆਤਮਿਕ ਤੇ ਬੌਧਿਕ ਉਡਾਣ 
ਅਨੰਤ ਵੀ ਹੈ ਅਨੂਪਮ ਵੀ ।ਪਰ ਕਿਤੇ ਕੁਝ ਗੁੰਮ ਸੀ।ਕੋਈ ਆਖਦਾ ਸੀ ਸਦਾਚਾਰ ਗਾਇਬ 
ਹੋ ਗਿਆ ਹੈ, ਕੋਈ ਆਖਦਾ ਸੀ ਰੂਹਾਨੀਅਤ ਛੁਪ ਗਈ ਹੈ ਕਿਧਰੇ , ਕੋਈ ਕਲਾ ਦੀ , ਕੋਈ 
ਹੁਨਰ ਦੀ ਤਲਾਸ਼ ਵਿਚ ਸੀ, ਕੋਈ ਆਖਦਾ ਸੀ ਸਭ ਕੁਝ ਸਹੀ ਹੈ, ਮਨੁੱਖ ਆਪ ਗੰਮ ਗਿਆ 
ਹੈ, ਕੋਈ ਕਹਿ ਰਿਹਾ ਸੀ, ਨਹੀਂ ਮਨੁੱਖ ਤੋਂ ਉਸ ਦਾ ਹੀਰੋ ਗੁੰਮ ਗਿਆ ਹੈ । ਲੱਖਾਂ ਜਗਿਆਸੂ 
ਰੱਬ ਦੀ ਤਲਾਸ਼ ਵਿਚ ਇਉ ਫਿਰਦੇ ਵੇਖੇ ਜਿਵੇਂ ਸ਼ਾਇਰ ਅਲੰਕਾਰਾਂ ਦੀ ਤਲਾਸ਼ ਕਰ ਰਹੇ 
ਹੋਣ । ਪਰ, ਸ਼ਾਇਰਾਂ ਨੂੰ ਤਸ਼ਬੀਹਾਂ ਲੱਭਣ ਵਿਚ ਦਿੱਕਤ ਆ ਰਹੀ ਸੀ ਤੇ ਗੁੰਮ ਹੋਇਆ ਰੱਬ 
ਵੀ ਪਕੜ ਵਿਚ ਨਹੀਂ ਸੀ ਆ ਰਿਹਾ । ਇਹੋ ਜਿਹੇ ਕਰੋੜਾਂ ਬੇਚੈਨ ਲੋਕਾਂ ਵਿਚ ਇਕ ਮੈ' 
ਤਰੰਨੁਮ ਦੀ ਤਲਾਸ਼ ਵਿਚ ਸਾਂ । ਕਰੋੜਾਂ ਵਿਚ ਇਕ ਹੋਰ ਬਦਨਸੀਬ ਜਗਿਆਸੂ । 

ਇਕ ਬੰਦਾ ਲਾਇਬਰੇਰੀ ਵਿਚ ਦੇਖਿਆ... ਉਹ ਵੀ ਤਕੜਾ ਪੜ੍ਹਾਕੂ ਸੀ ਕੋਈ । 
ਇਕ ਦਿਨ ਮੇਰੇ ਪਾਸ ਆਇਆ ਤੇ ਕਹਿਣ ਲੱਗਾ, “ਖੋਜ ਕਰ ਰਹੇ ਹੋ ?” ਮੈਂ ਹਾਂ ਵਿਚ ਸਿਰ 
ਹਿਲਾਇਆ।ਉਸ ਨੇ ਫਿਰ ਪੁੱਛਿਆ, “ਕੀ ਟਾਪਿਕ ਹੈ ਤੁਹਾਡੇ ਪ੍ਰਾਜੈਕਟ ਦਾ ?” ਮੈਂ ਕਿਹਾ- 
ਤਰੰਨੁਮ ਕੋਈ ਟਾਪਿਕ ਨਹੀਂ ਹੈ ਭਾਈ ।ਉਸ ਪੁਕਾਰ ਦਾ ਖੋਜੀ ਨਹੀਂ ਮੈਂ ਜਿਵੇਂ ਤੁਸੀਂ ਸਮਝਿਆ। 
ਮੈਂ ਉਸ ਨੂੰ ਤਰੰਨੁਮ ਦੀ ਗੱਲ ਦਸਦਿਆਂ ਕਿਹਾ ਕਿ ਉਹ ਅਜਿਹਾ ਵਜੂਦ ਹੈ ਜਿਸ ਵਿਚੋਂ 
ਲੱਖਾਂ ਟਾਪਿਕ ਪ੍ਰਗਟ ਹੋ ਜਾਂਦੇ ਹਨ ਤੇ ਕਰੋੜਾਂ ਉਸ ਵਿਚ ਗੁੰਮ ਹੋ ਜਾਂਦੇ ਹਨ... ਬਿਲਕੁਲ 
ਰਹਿੰਦੀ ਹੈ ਪਰ ਕਿਸੇ ਨੂੰ ਪਤਾ ਨਹੀਂ ਲਗਦਾ । 

ਉਸ ਨੇ ਕਿਹਾ- “ਇਥੇ ਨਹੀਂ ਹੈ ਫਿਰ ਉਹ । ਜਿਸ ਦੀ ਤੂੰ ਭਾਲ ਕਰ ਰਿਹਾ ਹੈ', 
ਇਥੇ ਕਿਤਾਬਾਂ ਵਿਚ ਨਹੀਂ ਹੈ ਉਹ ।” ਮੇਰੇ ਦਿਲ ਨੂੰ ਝਟਕਾ ਲੱਗਾ... ਤਾਂ ਕੀ ਏਨੇ ਸਾਲ 
ਬੇਕਾਰ ਗਏ ? “ਕਿਥੇ ਹੈ ਫਿਰ ਉਹ ?” ਮੈਂ ਪੁੱਛਿਆ, “ਜਿਸ ਨੇ ਮੈਨੂੰ ਉਸ ਦਾ ਸਿਰਨਾਵਾਂ 
ਲਾਇਬਰੇਰੀਆਂ ਦਾ ਦਿੱਤਾ ਸੀ, ਠੱਗੀ ਕਰ ਗਿਆ ਉਹ ਮੇਰੇ ਨਾਲ ? ਉੱਝ ਭਲਾ ਬੰਦਾ 
ਲਗਿਆ ਸੀ ਉਹ ਕੋਈ।” 

ਅਜਨਬੀ ਨੇ ਕਿਹਾ- ਠੀਕ ਸੀ ਉਹ । ਉਸ ਨੇ ਸੱਚ ਦੱਸਿਆ ਸੀ ਤੇਨੂੰ । ਤਰੰਨੁਮ 
ਇਥੇ ਸੀ ਕਦੀ ਕਿਤਾਬਾਂ ਵਿਚ । ਸ਼ਬਦਾਂ ਦੀਆਂ ਕਤਾਰਾਂ... ਜਿਨ੍ਹਾਂ ਨੂੰ ਵਾਕ ਕਿਹਾ ਜਾਂਦਾ 


17 


18 


ਹੈ... ਦਰਅਸਲ ਉਸ ਦੀਆਂ ਪਗਡੰਡੀਆਂ ਹਨ । ਸ਼ਬਦ ਉਸ ਦੀਆਂ ਪੈੜਾਂ ਜਾਣ, ਤੇ ਵਾਕ 
ਉਸ ਦੇ ਰਸਤੇ । ਜਿਵੇਂ ਰਾਤ ਨੂੰ ਚਿੜੀ ਆਪਣੇ ਆਲੂਣੇ ਵਿਚ ਆਰਾਮ ਨਾਲ ਬੈਠੀ ਹੁੰਦੀ ਹੈ, 
ਇਸ ਤਰ੍ਹਾਂ ਕਿਤਾਬ ਵਿਚ ਬੇਠਦੀ ਨਹੀਂ ਤਰੰਨੁਮ । ਇਸ ਵਿਚੋਂ ਬਸ ਲੈਘ ਜਾਂਦੀ ਹੈ ਉਹ ਅਤੇ 
ਕਦਮਾਂ ਦੇ ਨਿਸ਼ਾਨ ਛੱਡ ਜਾਂਦੀ ਹੈ ਪਿੱਛੇ। ਸੋ, ਜਾ ਚੁੱਕੀ ਹੈ ਭਾਈ ਉਹ ਇਥੋਂ । ਤੂੰ ਚਾਰ 
ਦਹਾਕੇ ਉਸ ਦੀਆਂ ਪੈੜਾਂ ਦੇਖੀਆਂ । ਪੈੜਾਂ ਵੀ ਕਾਹਦੀਆਂ... ਬਚੇ ਖੁਚੇ ਬਾਸੀ ਨਿਸ਼ਾਨ 
ਦੇਖੇ ਉਸ ਦੇ ਕਦਮਾਂ ਦੇ । ਇਥੇ ਨਹੀਂ ਉਹ। 

ਮੈਂ ਪੁੱਛਿਆ- ਅੱਗੇ ਕਿਥੇ ਜਾ ਨਿਕਲਦੇ ਹਨ ਫਿਰ ਇਹ ਰਸਤੇ ? 

ਉਸ ਨੇ ਕਿਹਾ- ਕਿਤਾਬਾਂ ਵਿਚੋਂ ਨਿਕਲ ਕੇ ਇਹ ਪਗਡੰਡੀਆਂ ਸਿੱਧੀਆਂ ਬਾਗਾਂ 
ਵਿਚ ਜਾ ਨਿਕਲਦੀਆਂ ਹਨ । ਬਾਗਾਂ ਵਿਚ ਜਾਹ। ਫੁੱਲਾਂ ਨੂੰ ਧਿਆਨ ਨਾਲ ਦੇਖੀਂ। ਸਭ ਤੋੱ 
ਸੁਹਣੇ ਫੁੱਲ ਵਿਚ ਵਾਸਾ ਹੈ ਉਸ ਦਾ। 

ਪਲ ਭਰ ਵੀ ਹੋਰ ਜ਼ਾਇਆ ਕੀਤੇ ਬਗੈਰ ਮੈਂ ਬਾਗਾਂ ਵਿਚ ਨਿਕਲਿਆ। ਕਰੋੜਾਂ 
ਫੁੱਲ ਦੇਖੇ ਪਰ ਤੁਰਿਆ ਗਿਆ ।ਜਾਪਾਨ ਵਿਚ ਇਕ ਬੂਟੇ ਉਤੇ ਝੂਮਦਾ, ਮੁਸਕਾਂਦਾ, ਮਹਿਕਾਂ 
ਭਰਿਆ ਵੱਡਾ ਗੁਲਾਬ ਦਾ ਫੁੱਲ ਦੇਖਿਆ । ਦੰਗ ਰਹਿ ਗਿਆ ਮੈਂ ਤਰੰਨੁਮ ਦਾ ਨਿਵਾਸ 
ਦੇਖ ਕੇ । ਨਸ਼ਿਆ ਗਿਆ। ਇਸ ਮਹਿਲ ਅੱਗੇ ਬਾਰ ਬਾਰ ਮੱਥਾ ਟੇਕਿਆ... ਸਜਦੇ ਕੀਤੇ... 
ਲੋਕ ਜਮ੍ਹਾਂ ਹੋਣੇ ਸ਼ੁਰੂ ਹੋ ਗਏ। ਪਰ ਆਪਾਂ ਨੂੰ ਕੀ । ਤਮਾਸ਼ਬੀਨਾਂ ਨੂੰ ਹਰੇਕ ਚੀਜ਼ ਤਮਾਸ਼ਾ 
ਲਗਦੀ ਹੈ । ਕਾਫੀ ਦੇਰ ਬਾਅਦ ਸਹਿਜੇ ਸਹਿਜੇ ਮੈਂ ਤਰੰਨੁਮ ਦੇ ਇਸ ਮਹੱਲ ਵਲ ਵਧਿਆ... 
ਪਹਿਲੀ ਵਾਰ ਸੁਣੀ ਸੀ। ਏਨੇ ਸਾਲਾਂ ਬਾਅਦ ਸੁਣੀ ਇਹ ਆਵਾਜ਼ ਉਹੀ ਸੀ... ਬਿਲਕੁਲ 
ਉਹੀ...। ਖਾਮੋਸ਼, ਹੱਥ ਬੰਨ੍ਹ, ਅੱਖਾਂ ਬੰਦ ਕਰਕੇ ਮੈਂ ਖਲੋ ਗਿਆ... ਕਿਸੇ ਦੇਵਤੇ ਦੀ 
ਆਵਾਜ਼ ਸੀ ਇਹ... ਉਹ ਆਵਾਜ਼ ਕਹਿ ਰਹੀ ਸੀ- “ਮੂਰਖ ਨਾ ਬਣ । ਤਰੰਨੁਮ ਦੇ ਇਹ 
ਮਹੱਲ ਫੁੱਲਾਂ ਦੇ ਮਹੱਲ ਹਨ... ਇਨ੍ਹਾਂ ਉਤੇ ਦਸਤਕ ਦੇਣ ਦੀ ਕੀ ਤਮੀਜ਼ ਨਹੀਂ ਤੇਨੂੰ ? 
ਏਨੀ ਉਮਰ ਬੀਤ ਗਈ... ਅਜੇ ਅਦਬ ਨਹੀਂ ਸਿੱਖਿਆ ? ਪਹਿਲੋਂ ਸਲੀਕਾ ਸਿੱਖ ਬਾਵਾ।” 

ਮੇਰੇ ਕਦਮ ਲੜਖੜਾ ਰਹੇ ਸਨ ਪਰ ਕੰਬਦੀ ਆਵਾਜ਼ ਨਾਲ ਪੁੱਛ ਲਿਆ ਮੈਂ- 
“ਫਿਰ ਕਿਵੇਂ ਖਟਖਟਾਵਾਂ ਉਸ ਦਾ ਦੁਆਰ ਮਾਲਕ ? ਉਵੇਂ ਕਰਾਂਗਾ ਜਿਵੇਂ ਹੁਕਮ ਕਰੋਗੇ । 
ਹੁਣ ਮੇਰੀ ਉਮਰ ਦਾ ਉਹ ਸਿਰਾ ਆ ਗਿਆ ਹੈ ਜਿਥੇ ਅਵੱਗਿਆ ਕਰਨੀ ਗਵਾਰਾ ਨਹੀਂ ਮੇਰੇ 
ਲਈ । ਦਇਆ ਕਰੋਂ ਮੇਰੇ 'ਤੇ । ਦੱਸੋ, ਕਿਵੇਂ ਬੁਲਾਵਾਂ ਉਸ ਨੂੰ ?” 

ਆਵਾਜ਼ ਆਈ- “ਸੁਣ ।ਧਿਆਨ ਨਾਲ ਸੁਣ। ਫੁੱਲਾਂ ਦੇ ਮਹਿਲਾਂ ਉਪਰ ਦਸਤਕ 
ਦੇਣ ਲਈ ਹਵਾ ਦਾ ਪਿਆਰਾ ਜਿਹਾ ਝੋਂਕਾ ਬਣਨਾ ਪੈਂਦਾ ਹੈ... ਇਕ ਸੂਖਮ ਜਿਹਾ ਬੁੱਲਾ। 
ਇਸ ਮਹੱਲ 'ਤੇ ਇੰਜ ਦਸਤਕ ਦਿੱਤੀ ਜਾਇਆ ਕਰਦੀ ਹੈ । ਠੀਕ ?” 

ਠੀਕ ਕਿਹਾ ਆਕਾਸ਼-ਦੇਵ ਨੇ ।ਰਮਕਦੀ ਪੌਣ ਦਾ ਬੁੱਲਾ ਬਣਨਾ ਪਵੇਗਾ ਮੈਨੂੰ 
ਹੁਣ । ਉਮਰ ਬੀਤ ਗਈ ਹੈ ਮੇਰੀ । ਪਰ ਕਹਾਣੀ ਖ਼ਤਮ ਨਹੀਂ ਹੋਈ। ਇਹ ਨਾਸ਼ਵਾਨ ਸਰੀਰ 


ਹੁਣ ਹਵਾ ਦਾ ਬੁੱਲਾ ਬਣਨ ਦੀ ਤਿਆਰੀ ਵਿਚ ਹੈ। ਤਿਆਰੀ ਕਰ ਰਿਹਾ ਹਾਂ । ਨਜ਼ਦੀਕ 
ਆ ਰਿਹਾ ਹੈ ਉਹ ਪਲ ਹੁਣ... ਦਿਨ ਬਦਿਨ ਵਧਦੇ ਜਾ ਰਹੇ ਹਨ ਤਰੰਨੁਮ ਦੇ ਮਹੱਲ ਵਲ 
ਕਦਮ...। 

ਇੰਨੇ ਸ਼ਬਦ ਬੋਲ ਕੇ ਸੁਆਮੀ ਚੁੱਪ ਹੋ ਗਿਆ। ਕੋਈ ਨਾ ਬੋਲਿਆ। ਇਥੋਂ ਤੱਕ ਕਿ 
ਜਦੋ ਬਾਵਾ ਹੌਲੀ ਹੌਲੀ ਕਹਾਣੀ ਸੁਣਾ ਰਿਹਾ ਸੀ ਤਾਂ ਹੁੰਗਾਰਾ ਭਰਨਾ ਬੰਦ ਹੋ ਗਿਆ ਸੀ 
ਸਾਡਾ। ਡੇਰੇ ਵਿਚ ਦੋ ਬੱਚੇ ਹੁਸਨ ਅਤੇ ਸੁਖਨ ਸ਼ਾਸਤਰੀ ਸੰਗੀਤ ਸਿੱਖਣ ਆਇਆ ਕਰਦੇ 
ਸਨ... ਚੰਚਲ ਉਮਰ ਹੋਣ ਦੇ ਬਾਵਜੂਦ ਉਹ ਦੋਵੇਂ ਅਹਿਲ ਖਾਮੋਸ਼ ਬੈਠੇ ਸਨ। ਇਹ ਚੁੱਪ 
ਨਾਗਸੈਨ ਤੋੜ ਸਕਦਾ ਸੀ ਕੇਵਲ... ਖੁਮਾਰ ਵੀ ਨਹੀਂ । ਨਾਗਸੈਨ ਨੇ ਪੁੱਛਿਆ- ਸੁਆਮੀ, 
ਇਸ ਸਫ਼ਰ ਵਿਚ ਜੇ ਕਿਤੇ ਮਿਲ ਜਾਂਦੀ ਉਹ... ਦਿੱਸ ਪੈਂਦੀ ਜੇ ਕਿਧਰੇ ਤਰੰਨਮ... ਫਿਰ 
ਉਸ ਨੂੰ ਹਾਸਲ ਕਿਵੇਂ ਕਰਦੇ ? 

ਸੁਆਮੀ ਦੀਆਂ ਨਮ ਅੱਖਾਂ ਸਾਰਿਆਂ ਨੇ ਦੇਖੀਆਂ। ਉਸ ਨੇ ਡੂੰਘਾ ਸਾਹ ਲਿਆ 
ਤੇ ਕਿਹਾ- “ਹਾਸਲ ? ਤੁਸੀਂ ਹਾਸਲ ਕਰਨ ਦੀ ਗੱਲ ਕਿਵੇਂ ਛੇੜ ਲਈ ? ਹਾਸਲ ਕੌਣ ਕਰ 
ਸਕਿਆ ਹੈ ਉਸ ਨੂੰ ਅੱਜ ਤੱਕ ? ਵੇਦਾਂ ਦੇ ਰਚਣਹਾਰਿਆਂ ਨੂੰ ਪ੍ਰਾਪਤ ਨਾਂ ਹੋਈ... ਕਲਾਸੀਕਲ 
ਸਾਹਿਤ ਦੇ ਕਰਤਾਰ ਉਸ ਤੋਂ ਵੰਚਿਤ ਰਹੇ ... ਬਾਦਸ਼ਾਹਾਂ ਦੇ ਮਹੱਲ, ਕਾਮਲ ਫਕੀਰਾਂ ਦੀਆਂ 
ਖਾਨਗਾਹਾਂ, ਪੀਰਾਂ ਦੀਆਂ ਦਰਗਾਹਾਂ ਉਸ ਤੋ' ਸਖੱਣੀਆਂ ਰਹੀਆਂ। ਮੇਰੀ ਔਕਾਤ ਦਾ ਮੈਨੂੰ 
ਪੂਰਾ ਪਤਾ ਹੈ।ਅਜੇ ਤੱਕ ਇਹ ਗੱਲ ਆਈ ਨਹੀਂ ਦਿਮਾਗ ਵਿਚ ਕਿ ਉਸ ਨੂੰ ਹਾਸਲ ਕਰਨਾ 
ਹੈ। ਦੇਖਣੀ ਸੀ ਰਤਾ... ਇਕ ਨਜ਼ਰ... ਪਲ ਭਰ ਲਈ... ਦੂਰੋਂ ਹੀ ਭਾਵੇਂ । ਹੋਰ ਕੀ ? ਉਸ 
ਨੂੰ ਹਾਸਲ ਕਰਨ ਦੀ ਕਹਾਣੀ ਕਿਸੇ ਗੱਪੀ ਤੋਂ ਸੁਣਨੀ । ਮੇਰੀ ਤਾਂ ਅਜਿਹੀ ਸਮੱਰਥਾ ਹੈ 
ਨਹੀਂ। 

ਖੁਮਾਰ ਨੇ ਪ੍ਰਸ਼ਨ ਨਹੀਂ ਪੁੱਛੇ । ਇਕ ਸ਼ਿਅਰ ਸੁਆਮੀ ਦੀ ਨਜ਼ਰ ਕੀਤਾ... 

ਬਜ਼ਮ ਮੱਸੇ ਹਸ਼ਗੰਤਾ ਲੀਦਾ।ੰਰ ਜਾਨਾਂ ਲੇ ਚਲੇ // 

ਸ਼ਿਅਰ ਸੁਣ ਕੇ ਸੁਆਮੀ ਨੇ ਦਾਦ ਦਿੱਤੀ । ਕਿਹਾ- “ਸ਼ਾਇਰਾਂ ਲਈ ਇਕ ਜਨਮ 
ਦੀ ਮਹਿਫਲ ਕਾਫੀ ਹੋਏਗੀ । ਫ਼ਕੀਰਾਂ ਨੇ ਲੱਖ ਮਹਿਫ਼ਲਾਂ ਅਜੇ ਦੇਖਣੀਆਂ ਹਨ ਭਾਵੇਂ ਲੱਖ 
ਦੇਖ ਚੁੱਕੇ ਹਨ। ਇਹ ਉਮਰ ਬੀਤ ਗਈ । ਅਗਲੀ ਕਿਸੇ ਮਹਿਫਲ ਵਿਚ ਮਿਲਾਂਗੇ ਉਸ ਨੂੰ। 
ਬੜੀ ਜਲਦੀ ।ਨਾਗਸੈਨ, ਤੂੰ ਗੰਭੀਰ ਵਿਦਵਾਨ ਹੈਂ । ਤੇਰੇ ਗੁੰਥਾਂ ਵਿਚ ਕੀ ਲਿਖਿਆ ਹੈ ਇਸ 
ਬਾਰੇ ?” 

ਨਾਗਸੈਨ ਨੇ ਕਿਹਾ- “ਇਕ ਜਨਮ ਜਾਂ ਅਨੇਕ ਜਨਮ.. ਕੋਈ ਫਰਕ ਨਹੀਂ। 
ਇਹੋ ਜਿਹੀ ਗੱਲ ਕੀਤੀ ਸੀ ਸਾਕਯਮੁਨੀ ਨੇ । ਤਥਾਗਤ ਨੇ ਕਿਹਾ ਸੀ- “ਇਕ ਪਲ ਅਤੇ 
ਇਕ ਯੁੱਗ ਵਿਚ ਕੋਈ ਫਰਕ ਨਹੀਂ । ਜਿਸ ਕਰਮਾਂ ਵਾਲੇ ਪਲ ਨੇ ਇਹ ਰਹੱਸ ਜਾਣ ਲਿਆ, 
ਉਹ ਯੁੱਗ ਹੋ ਗਿਆ। ਜਿਸ ਅਭਾਗੇ ਯੁੱਗ ਨੂੰ ਇਸ ਭੇਤ ਦਾ ਪਤਾ ਨਾਂ ਲੱਗਿਆ- ਉਹ ਪਲ 
ਵਾਂਗ ਨਸ਼ਟ ਹੋ ਗਿਆ।” 

ਸੁਆਮੀ ਮੁਸਕਰਾਇਆ।ਹੁਸਨਬੀਰ ਅਤੇ ਸੁਖਨਬੀਰ ਨੂੰ ਪੁੱਛਿਆ- “ਮੈਂ ਦੇਖਿਆ, 


19 


20 


ਪੁੱਤਰੇ ਤੁਸੀਂ ਧਿਆਨ ਨਾਲ ਸੁਣ ਰਹੇ ਸੀ ਮੇਰੀ ਕਹਾਣੀ । ਕਿਹੋ ਜਿਹੀ ਲੱਗੀ ਇਹ 


ਕਥਾ ?” 
ਹੁਸਨਬੀਰ ਨੇ ਕਿਹਾ- ਸੁਆਮੀ ਜੀ, ਸੰਗੀਤ ਵਿਚੋਂ ਤਲਾਸ਼ ਕਰਕੇ ਦੇਖਣੀ 
ਸੀ... ਸ਼ਾਇਦ ਮਿਲ ਜਾਂਦੀ ਤਰੰਨੁਮ। ਕਿਤਾਬਾਂ ਵਿਚ ਉਸ ਦੀਆਂ ਪੈੜਾਂ ਹਨ। ਜਿਵੇਂ ਚੋਰ ਮੁਹੌਬਤ ਨੂਰ ਫੁਲੋਂ ਕਾ ਵਫ਼ਾ ਫੂਲੋਂ' ਕੀ ਖ਼ੁਸ਼ਬੂ ਹੈ॥ 
ਦੀਆਂ ਪੈੜਾਂ ਪੁਲੀਸ ਮਸਾਲੇ ਲਾ ਕੇ ਜਮਾਅ ਦਿੰਦੀ ਹੈ ਉਸ ਤਰ੍ਹਾਂ ਦੀਆਂ ਹਨ ਇਹ ਜਿਧਰ ਦੇਖੁ ਤੇਰਾ ਜਲਵਾ ਜਹਾਂ ਜਾਊ ਵਹਾਂ ਤੂ ਹੈ॥ 
ਨਿਸ਼ਾਨੀਆਂ। ਪਰ ਪੈੜਾਂ ਜਮਾਅ ਦੇਣ ਤੱਕ ਚੋਰ ਦੂਰ ਨਿਕਲ ਚੁੱਕਾ ਹੁੰਦਾ ਹੈ... ਬਹੁਤ 
ਦੂਰ । ਅਸੀਂ ਸੰਗੀਤ ਸਿੱਖ ਰਹੇ ਹਾਂ ।ਸੰਗੀਤ ਵਿਚੋਂ ਉਸ ਦੇ ਕਦਮਾਂ ਦੀ ਆਵਾਜ਼ ਸਾਨੂੰ ਸਾਫ਼ ਸੁਹਾਨੀ ਸ਼ਾਮ ਕੀ ਆਂਖੇਂ' ਹਸੀ' ਹੈਂ ਰੈਨਕ-ਏ-ਗ਼ਮ ਸੇ 
ਸੁਣਾਈ ਦਿੰਦੀ ਹੈ। ਇਸ ਦਾ ਅਰਥ ਹੈ ਚੋਰ ਕਿਤੇ ਦੂਰ ਨਹੀਂ ਗਿਆ ਅਜੇ... ਉਸ ਦੀ ਹਰਿਕ ਲਮਹਾ ਤੁਮਹਾਰੇ ਵਸਲ! ਕੀ ਖ਼ਾਹਿਸ਼ ਕਾ ਆਂਸੁ ਹੈ॥ 
ਪੈੜਚਾਲ ਸੁਣਾਈ ਦੇ ਰਹੀ ਹੈ ਤਾਂ ਨੇੜੇ ਹੀ ਹੈ ਉਹ ਕਿਤੇ ... ਉਸ ਨੂੰ ਲੱਭਿਆ ਜਾ ਸਕਦਾ ੍‌ 
ਹੈ। ਅਸੀਂ ਉਸ ਨੂੰ ਸੰਗੀਤ ਵਿਚੋਂ ਲੱਭਾਂਗੇ ਮਹਾਰਾਜ। ਜ਼ਮੀ? ਤੇਰੀ ਹੂੰ ਮੈਂ ਤੂ ਆਫ਼ਤਾਬੇ ਨੂਰ ਲਾ ਫ਼ਾਨੀ” 
ਉਕਤ ਸਾਖੀ ਦਾ ਐਗਰੇਜ਼ੀ ਤਰਜਮਾ ਊਟੀ ਸੁਆਮੀ ਜੀ ਦੇ ਡੇਰੇ ਭੇਜਿਆ। ਮੇਰੀ ਹਸਤੀ ਕੇ ਮਹਿਵਰ' ਮੇਰੀ ਗਰਦਿਸ਼ ਮੇਂ ਰਵਾਂ ਤੂ ਹੈ॥ 
ਉਤਰ ਮਿਲਿਆ-ਤੁਹਾਡੇ ਪਾਸ ਖਬਰ ਨਹੀਂ ਪੁਜੀ, ਸੁਆਮੀ ਜੀ ਹਵਾ ਦੇ ਝੌਂਕਾ ਬਣ ਕੇ ਨ 
ਚਲੇ ਗਏ ਹਨ ਤਰੈਨੁਮ ਨੂੰ ਮਿਲਣ । ਤੁਹਾਡੇ ਵਲੋਂ ਭੇਜੀ ਲਿਖਤ ਐਤਵਾਰ ਸੰਗਤ ਨੂੰ ਜੀ ਜਰ ਜਿਲ ਜੀ 


ਸੁਣਾਈ । ਸੈਗਤ ਨੇ ਫੈਸਲਾ ਕੀਤਾ ਇਹ ਸਾਖੀ ਅਗਲੇ ਐਤਵਾਰ ਤੌਕ ਸੁਆਮੀ ਜੀ ਦੀ ਰੱ ੧ ਸਦ ਲਉ ਕਰ 
ਸਮਾਧ ਦੇ ਚਰਨਾ ਵਿਚ ਰੌਖੀ ਜਾਵੇ। ਰੌਖ ਦਿੱਤੀ ਹੈ ਜੀ। ਤਹੀ ਤੀ 
ਯਕੀਂ£ ਬੁਨਿਆਦ ਹੈ ਤੇਰੇ ਮਿਰੇ ਦਿਲ ਕੇ ਤਔਲਕ” ਕੀ 
ਔਰ ਇਸ ਮੇਂ ਬਦਗੁਮਾਨੀ ਭੀ ਉਸੀ ਰਿਸ਼ਤੇ ਕਾ ਪਹਿਲੂ ਹੈ॥ 


ਮੇਰੇ ਖ਼ਾਬੋਂ ਮੇਂ ਜਥ ਆਤੇ ਹੋ ਤੋਂ ਐਸਾ ਲਗੇ ਮੁਝ ਕੋ 
ਕਿ ਜੈਸੇ ਸ਼ਬ ਕੇ ਆਂਚਲ” ਮੇਂ ਕੋਈ ਪੁਰਨੂਰ ਜੁਗਨੂੰ ਹੈ॥ 


ਮੁਝੇ ਭੀ ਸਾਥ ਲੇ ਲੇ ਮਜ਼ਿਲ-ਏ-ਦੁਸ਼ਵਾਰ”: ਕੇ ਰਾਹੀ 
ਤੇਰੀ ਫ਼ਿਤਰਤ?? ਹੈ ਜੋਗੀ ਤੋਂ ਮਿਜਾਜ਼ ਅਪਨਾ ਭੀ ਸਾਧੂ ਹੈ॥ 


ਗਰਿਫ਼ਤਾਰ-ਏ-ਸੁਖ਼ਨ”” ਹੋ ਜਾਏ ਹਰ ਧੜਕਨ ਮਿਰੇ ਦਿਲ ਕੀ 
ਖ਼ੁਮਾਰ ਐਸਾ ਕੋਈ ਉਸ ਕੇ ਲਬੋ ਲਹਿਜਾ” ਮੇਂ ਜਾਦੂ ਹੈ॥ 


1. ਮਿਲਾਪ, 2. ਜ਼ਮੀਨ, 3. ਅਮਰ ਰੌਸ਼ਨੀ ਦਾ ਸੁਰਜ, 4. ਚੇਤਨਾ/ਸੋਚ, 
5. ਕੇਂਦਰ 6. ਯਕੀਨ, 7. ਤਲਕਾਤ, 8. ਗਲਤ ਫਹਿਮੀ, 9. ਰਾਤ, 10 ਪੌਲਾ, 
11. ਬਿਖੜਾ ਪੈਂਡਾ, 12. ਸੁਭਾ, 13. ਕਵਿਤਾ ਵਿਚ ਕੈਦ, 14. ਬੋਲਚਾਲ 


21 22 


ਬਹੁਤ ਪਿਆਸਾ ਹੁ ਐ ਪਨਘਟ ਕੇ ਬਾਦਲ 
ਕਭੀ ਤੋ ਓਕ ਸੇ ਪਾਨੀ ਪਿਲਾ ਦੇ॥ 


ਗ਼ਜ਼ਲ ਕੀ ਰੂਹੋ ਜਾਂ ਮੇਂ ਬਸਨੇ ਵਾਲੇ 
ਮੇਰੇ ਫ਼ਨ ਕੋ ਤਬਸੁਂਮ ਕੀ ਜ਼ਿਆ' ਦੇ॥ 


ਬੜੇ ਹੀ ਤਲਖ਼? ਹੈਂ ਐ ਦੋਸਤ ਆਂਸੂ 
ਕੌਂਛ ਇਨ ਮੇਂ ਮਦ ਭਰੇ ਸਪਨੇ ਮਿਲਾਦੇ ॥ 
ਤਿਰਾ ਜਲਵਾ ਮਸੀਹਾਈ ਕਰੇ ਹੈ 
ਮਹਿਕਤਾ ਗੁਲ” ਨਿਗਾਹੋਂ ਕੋ ਸ਼ਫ਼ਾ" ਦੇ॥ 


ਹਮਾਤਨ ਗੋਸ਼? ਹੈ ਯਾਦੋਂ'` ਕੀ ਮਹਿਫ਼ਿਲ 
ਖ਼ੁਮਾਰ ਅਲਫ਼ਾਜ਼”“ ਕਾ ਜਾਦੂ ਜਗਾਦੇ ॥ 


1. ਰੌਸ਼ਨੀ, 2. ਕੌੜਾ, 3. ਖੁਸ਼ਬੂ ਭਰਿਆ ਫੁਂਲ, 4. ਤਦਰੁਸਤੀ, 5. ਧਿਆਨ ਨਾਲ 
ਸੁਣਨਾ, 6. ਸ਼ਬਦਾਂ ਦਾ 


ਹਦੂਦ ਇ ਫ਼ਿਕਰ-ਓ-ਨਜ਼ਰ' ਮੇਂ ਯੇ ਕਾਇਨਾਤ” ਨਹੀਂ। 
ਸਮਝ ਮੇਂ ਆਯਾ ਕਿ ਅਪਨੇ ਸਮਝ ਕੀ ਬਾਤ ਨਹੀਂ ॥ 


ਯੇ ਚਾਹਿਏ ਕਿ ਕਰੇਂ ਗੌਰ ਫਿਰ ਸੇ ਰਿਸ਼ਤੋ' ਪਰ 
ਇਲਾਜ ਦਰਦ ਕਾ ਤਰਕ-ਏ-ਤਾਅਲੁਂਕਾਤ” ਨਹੀਂ ॥ 


ਬਹਾਰ ਆਕੇ ਚਲੀ ਜਾਇ ਘਰ ਕੇ ਆਂਗਨ ਸੇ 
ਜੋ ਸੋਚੀਏ ਤੋ ਯੇ ਛੋਟੀ ਸੀ ਵਾਰਦਾਤ ਨਹੀਂ॥ 


ਜਹਾਂ ਸੇ ਰਿਸ਼ਤਾ ਹਮਾਰਾ ਹੈ ਸਿਰਫ਼ ਖੁਸ਼ਬੂ ਕਾ 
ਹੈਂ ਹਮ ਗੁਲੋਂ ਕਾ ਤਬੋਸੁਮ” ਹਮੇਂ ਸਬਾਤ” ਨਹੀਂ ॥ 


ਜ਼ਮਾਨਾ ਭਾਗਤੇ ਲਮਹੋਂ ਕਾ ਸਿਲਸਿਲਾ ਠਹਰਾ 
ਰੁਕਾ ਨ ਲਬ ਪ ਤਬਸੁਮ ਤੋ ਕੋਈ ਬਾਤ ਨਹੀਂ ॥ 


ਤੜਪ ਹੈ ਦੀਦ ਕੀ ਦਿਲ ਮੇਂ ਤੋਂ ਯੇ ਖ਼ਯਾਲ ਭੀ ਹੈ 
ਕਿ ਇਤਜ਼ਾਰ ਕੀ ਸ਼ਬ ਹੈ ਸ਼ਬ-ਏ-ਬਰਾਤ” ਨਹੀਂ ॥ 


੮੪ 


ਗੁਜ਼ਰ ਰਹੀ ਹੈ ਖ਼ੁਮਾਰ ਐਸੇ ਜ਼ਿਦਗੀ ਅਪਨੀ 
ਰਗ਼ੋਂ' ਮੇਂ ਖੂ ਹੈ 


ਮਗਰ ਗਰਮੀ-ਏ-ਹਯਾਤ?” ਨਹੀਂ ॥ 


1. ਚੇਤਨਾ ਦੀ ਹੱਦ, 2. ਬ੍ਰਹਿਮਡ, 3. ਸਬਧ ਟੋਂਟਣੇ, 4. ਮੁਸਕਾਨ, 5. ਠਹਿਰਾਓ, 
6. ਰਾਤ ਹੈ ਪਰ ਖੁਸ਼ੀ ਦੀ ਨਹੀਂ, 7. ਜੀਵਨ ਦਾ ਨਿੱਘ 


23 


24 


ਜਿੰਦਗੀ ਉਠ ਜਾਏਗੀ ਖ਼ਾਲੀ ਮਕਾਂ ਰਹ ਜਾਏਗਾ ॥ 
ਨਾਮ ਕੀ ਤਖ਼ਤੀ ਪ ਧੁਧਲਾ ਸਾ ਨਿਸ਼ਾਂ ਰਹ ਜਾਏਗਾ ॥ 
ਆਗ ਲਗ ਜਾਏਗੀ ਤੋ ਫੈਲੇਗੀ ਸਾਰੇ ਸ਼ਹਿਰ ਮੇਂ 
ਮੈਂ ਕਹਾਂ ਰਹ ਜਾਊਂਗਾ ਤੂ ਭੀ ਕਹਾਂ ਰਹ ਜਾਏਗਾ ॥ 


ਮੁਸਕੁਰਾੜੇ ਝੂਮਤੇ ਗਾੜੇ ਸਿਤਾਰੋਂ ਕਾ ਭਰਮ 
ਟੂਟਤਾ ਜਾਏਗਾ ਤੋ ਕਯਾ ਆਸਮਾ ਰਹ ਜਾਏਗਾ॥ 


ਹੋ ਗਈ ਖ਼ਾਮੋਸ਼ ਗਰ ਫ਼ਿਕਰ-ਓ-ਮਹੋਬਤ ਕੀ ਹਵਾ 
ਜ਼ਹਿਨ-ਓ-ਦਿਲ ਮੇਂ ਕਾਰਖ਼ਾਨੋ ਕਾ ਧੁਆਂ ਰਹ ਜਾਏਗਾ॥ 


ਜ਼ਿੰਦਗੀ ਕੀ ਚਾਸ਼ਨੀ ਤਸ਼ਨਾਲਬੀ” ਮੇਂ ਹੈ ਨਿਹਾਂ“ 
ਪਿਆਸ ਮਰ ਜਾਏਗੀ ਤੋ ਕਯਾ ਰਗ-ਏ-ਜਾਂਰਹ ਜਾਏਗਾ॥ 


ਫਿਕਰ£ ਸੇ ਆਰਾਸਤਾ” ਕਰਤੇ ਰਹੋ ਉਨਕੋ ਖੁਮਾਰ 
ਵਰਨਾ ਲਫ਼ਜ਼ੋਂ ਮੇਂ ਫਕਤ ਹੁਸਨ-ਏ-ਜ਼ਬਾਂ ਰਹ” ਜਾਏਗਾ ॥ 


1. ਬੇਆਵਾਜ਼, 2. ਪਿਆਰ ਦੀ ਸੂਝ, 3. ਪਿਆਸ, 4. ਛੁਪੀ ਹੋਈ, 5. ਜ਼ਿਦਗੀ 
ਦਾ ਰੋਗ, 6. ਚਿਤਨ, 7. ਸਜਾਵਟ, 8. ਸਿਰਫ਼9. ਸ਼ੈਲੀ ਦਾ ਸੁਹੌਪਣ 


ਕਲਮ ਗ਼ੁਲਾਬ ਕੀ ਟਹਨੀ ਸੁਖ਼ਨ” ਹੈ ਸ਼ੀਸ਼ੇ ਕਾ॥ 
ਬਚਾ ਕੇ ਵਕਤ ਸੇ ਰਖਨਾ ਕਿ ਫਨ? ਹੈ ਸ਼ੀਸ਼ੇ ਕਾ॥ 


ਤੁਮਾਰੇ ਅਕਸ ਕੇ ਪੌਥਰ ਸੇ ਟੂਟ ਜਾਏਗਾ 
ਕੁਛ ਇਹਤਿਆਤ ਸੇ ਛੂਨਾ ਬਦਨ ਹੈ ਸ਼ੀਸ਼ੇ ਕਾ॥ 


ਯੇ ਰਗ-ਓ-ਬੂ ਯੇ ਤੁਬੌਸੁਮ” ਯੇ ਰਕਸ" ਯੇ ਨਗ਼ਮੇ 
ਖੁਲਾ ਯੇ ਰਾਜ਼ ਕਿ ਸਾਰਾ ਚਮਨ ਹੈ ਸ਼ੀਸ਼ੇ ਕਾ॥ 


ਨ ਦੂਰ ਹੋ ਨ ਜ਼ਿਆਦਾ.ਕਰੀਬ ਆ ਮੇਰੇ 
ਹਮਾਰੇ ਪਿਆਰ ਕਾ ਰਿਸ਼ਤਾ ਸਜਨ ਹੈ ਸ਼ੀਸ਼ੇ ਕਾ। 


ਕਹੀਂ ਪ ਠੇਸ ਨ ਆਏ ਸੈਭਾਲ ਕਰ ਰਖਨਾ 


ਕਿ ਪੌਂਥਰੋਂ ਯੇ ਮੇਰਾ ਕੁਹਕਨ” ਹੈ ਸ਼ੀਸ਼ੇ ਕਾ॥ 


ਬੁਨੀ ਹੈ ਮੈਨੇ ਗ਼ਜ਼ਲ ਚਾਂਦਨੀ ਕੀ ਕਿਰਨੋਂ ਸੇ 
ਲਿਬਾਸ ਇਸ ਕਾ ਲਤਾਫ਼ਤ" ਹੈ ਤਨ ਹੈ ਸ਼ੀਸ਼ੇ ਕਾ॥ 


ਖ਼ੁਮਾਰ ਪਿਆਸ ਕੀ ਮਹਫਿਲ ਮੇਂ ਜਾਮ ਕਿਆ ਮਾਅਨੀ” 
ਲਬੋਂ ਕੀ ਆਗ ਸੇ ਸੀਧਾ ਮਿਲਨ ਹੈ ਸ਼ੀਸ਼ੇ ਕਾ॥ 


1. ਸ਼ਾਇਰੀ, 2. ਕਲਾ, 3. ਮੁਸਕਾਨ, 4. ਨਾਚ, 5. ਤੇਸਾ, 6. ਨਜ਼ਾਕਤ, 


25 


26 


ਦਰਦ ਕੀ ਆਗ ਮੇਂ ਅਸ਼ਕੋਂ” ਕੋ ਉਤਰਨਾ ਹੋਗਾ ॥ 
ਜ਼ਖ਼ਮ ਗਹਰੇ ਹੈਂ ਇਨ੍ਹੋ ਪਿਆਰ ਸੇ ਭਰਨਾ ਹੋਗਾ॥ 
ਦਿਲ ਪਰੀਸ਼ਾਨ ਹੈਂ, ਆਖੋਂ ਮੇਂ ਸੁਲਗਤਾ ਮਜ਼ਰ? 
ਹਰ ਤਰਫ਼ ਖਾਕ-ਏ-ਸ਼ਿਫ਼ਾ” ਬਨ ਕੇ ਬਿਖਰਨਾ ਹੋਗਾ ॥ 
ਵਕਤ ਕੀ ਰਾਹ ਕਾ ਹਰ ਮੌੜ ਹੈ ਨਾਜ਼ੁਕ ਯਾਰੋ 
ਹਰ ਕਦਮ ਤੋਲ ਕੇ ਇਸ ਮੇਂ ਸੇ ਗੁਜ਼ਰਨਾ ਹੋਗਾ॥ 
ਜੋ ਮਿਲਨਾ ਹੈ ਸਿਤਾਰੋ ਤਮਕੋ 
ਜ਼ਰਾ ਨੀਚੇ ਉਤਰਨਾ ਹੋਗਾ॥ 


ਹਮ ਫ਼ਕੀਰੋਂ ਸੇ 
ਆਸਮਾਨੋ ਸੇ 
ਵੋ ਜੋ ਬੇਖ਼ੰਫ਼ ਹੋ ਬੇਲਾਗ ਹੋ ਬੇਪਰਵਾਹ ਹੋ 
ਐਸੀ ਖੁਸ਼ਬੂ ਕੋ ਗੁਲਿਸਤਾਂ ਮੇ ਉਭਰਨਾ ਹੋਗਾ ॥ 


ਐ ਖ਼ੁਮਾਰ ਆਪ ਕੋ ਹਰ ਗ਼ਮ ਕਾ ਤਬੋਸੁਮ" ਬਨ ਕਰ 
ਅਪਨੇ ਅਲਫ਼ਾਜ਼ ਕੇ ਹੋਟੋਂ ਪ ਬਿਖਰਨਾ ਹੋਗਾ ॥ 


1. ਹੈਝੂਆਂ, 2. ਨਜ਼ਾਰਾ, 3. ਤਦਰੁਸਤ ਕਰ ਦੇਣ ਵਾਲੀ ਮਿੱਟੀ, 4. ਮੁਸਕਾਨ, 


ਅਪਨੇ ਜਜ਼ਬਾਤ ਪਰ ਨਜ਼ਰ ਰਖਨਾ॥ 
ਦੇਖੌ ਹਰ ਬਾਤ ਕੀ ਖਬਰ ਰਖਨਾ॥ 


ਜ਼ਰਦ' ਅਬ ਧੂਪ ਸੇ ਹੂਏ ਰਸਤੇ 
ਪਾਸ ਅਪਨੇ ਹਰੇ ਸ਼ਜਰ” ਰਖਨਾ॥ 


ਸਾਰੀ ਬਸਤੀ ਕੋ ਰੌਸ਼ਨੀ ਦੇਗੇ 
ਅਪਨੇ ਆਂਸੂ` ਮੁੰਡੇਰ” ਪਰ ਰਖਨਾ॥ 


ਦੌਲਤ-ਏ-ਫਿਕਰ“ ਛੋੜ ਜਾਉੱਗਾ 
ਆਨੇ ਵਾਲੋ ਸੈਭਾਲ ਕਰ ਰਖਨਾ॥ 


ਰਾਤ ਭਰ ਆਏਂੱਗੇ ਬੁਰੇ ਸਪਨੇ 
ਹਾਥ ਦਿਲ ਪਰ ਨ ਭੂਲ ਕਰ ਰਖਨਾ॥ 


ਕਿਯਾ ਭਰੋਸਾ ਖ਼ੁਮਾਰ ਫੁਲੋ' ਕਾ 
ਉਨ ਕੀ ਖੁਸ਼ਬੂ ਪ ਭੀ ਨਜ਼ਰ ਰਖਨਾ॥ 


1. ਪੀਲੇ, 2. ਰਖ, 3. ਬਨੇਰਾ, 4. ਚੇਤਨਾ ਦਾ ਧਨ 


27 


28 


ਕਿਸੀ ਠੋਕਰ ਸੇ ਭੀ ਟੁਟੇ ਨਹੀਂ 
ਇਰਾਦੇ ਮੇਰੇ ਮਿੱਟੀ ਕੇ ਨਹੀਂ 


ਖਿਲੰਨੇ ਅਬ ਭੀ ਰੋਕਰ ਮਾਂਗਤੇ ਹੈਂ 
ਮਗਰ ਕਹਤੇ ਹੈਂ ਹਮ ਬੌਚੇ ਨਹੀਂ ਹੈਂ॥ 


ਮਿਰੀ ਆਖੋ ਮੇ ਦਰਯਾ ਆਂਸੂਓ' ਕੇ 
ਮਚਲਤੇ ਹੈਂ ਮਗਰ ਬਹਤੇ ਨਹੀ ਹੈਂ॥ 


ਕਿਸੀ ਕੀ ਕੈਦ ਮੇਂ ਹੋਗਾ ਵੋ ਦਰਯਾ 
ਹਮਾਰੀ ਪਯਾਸ ਪਰ ਪਹਰੇ`_ ਨਹੀਂ ਹੈ'। 


ਮਿਰੇ ਫਿਕਰੋ” 
ਕੁਛ ਲੌਗ 


ਵ ਦਿਨ ਤੂਨੇ ਅਭੀ ਦੋਖੇ ਨਹੀਂ ਹੈਂ॥ 


ਵੋ ਮੁਝ ਸੇ ਕਦਾਵਰ!” ਹੈ ਉਸੇ ਐਸਾ ਲਗਾ ਥਾ ॥ 
ਸ਼ਾਇਦ ਵੋ ਕਿਸੀ ਛਤ ਸੇ ਮੁਝੇ ਦੇਖ ਰਹਾ ਥਾ॥ 


ਦੇਖਾ ਨ ਗਯਾ ਸ਼ਹਰਿ ਤਮੋਨਾ ਕਾ ਯੇ ਮਜ਼ਰ? 
ਹਰ ਸ਼ਖਸ ਕਿਸੀ ਔਰ ਕੇ ਪਾਉਂ ਪ ਖੜਾ ਥਾ॥ 


ਅਬ ਤਕ ਹੈ ਜ਼ਮਾਨੇ ਕੇ ਲੀਏ ਖ਼ੌਫ਼ ਕਾ ਬਾਇਸ” 
ਵੋ ਸ਼ੋਰ ਜੋ ਤਨਹਾਈ" ਸੇ ਤਗ ਆਕੇ ਉਠਾ ਥਾ। 
ਵੋ ਵਕਤੀ ਮਿਰਾ ਗੁੌਸਾ ਹੈ ਕੁਛ ਹਾਫ਼ਿਜ਼ਾ' ਕਮਜ਼ੋਰ 


ਰਹਤਾ ਹੀ ਨਹੀਂ ਯਾਦ ਕਿ ਮੈਂ` ਕਿਸ ਸੇ ਖ਼ਫ਼ਾ ਥਾ॥ 


ਕਿਸ ਬਾਤ ਪ ਅਬ ਯਾਦ ਨਹੀਂ ਬਨਕੇ ਤਬਸੁਮ” 


ਚੁਪਕੇ ਸੇ ਮੈ ਹੋਟੋਂ ਪ ਤਿਰੇ ਫੈਲ ਗਯਾ ਥਾ॥ 


ਫੂਲੋ ਕੀ ਜ਼ੁਬਾਂ ਮੇਰੇ ਸਿਵਾ ਕੰਨ ਸਮਝਤਾ 
ਅਬ ਤਕ ਵੋ ਮੁਝੇ ਯਾਦ ਹੈ ਜੋ ਉਸ ਨੇ ਕਹਾ ਥਾ॥ 


ਤਾਰੀਫ਼ ਕੇ ਜੁਮਲੋ” ਸੇ ਖ਼ੁਮਾਰ ਉਸਕਾ ਤਕੌਬੁਰ” 
ਕਿਸ ਤੌਰ” ਹਰ ਇਕ ਲਫ਼ਜ਼ ਕੇ ਕਦਮੇਂ ਮੇਂ ਗਿਰਾ ਥਾ॥ 


1 ਉਚੀ ਸ਼ਖਸੀਅਤ, 2. ਦ੍ਰਿਸ਼, 3. ਕਾਰਨ, 4. ਇਕੌਲਾਪਣ, 5. ਯਾਦਦਾਸ਼ਤ, 6. 
ਮੁਸਕਾਨ, 7. ਗੌਲਾਂ, 8. ਗ਼ਰੂਰ, ਹੈਕਾਰ, 9. ਤਰਾਂ 


29 


30 


1. ਕਰਾਮਾਤ 


ਕਈ ਮਿਟਾਏ ਕਈ ਰਾਸਤੇ ਬਨਾਏ ਹੈਂ॥ 
ਕਹਾਂ ਕਹਾਂ ਸੇ ਗੁਜਰ ਕਰ ਯਹਾਂ ਤੌਕ ਆਏ ਹੈਂ ॥ 


ਅਬ ਇਸ ਕੋ ਮਅਜਜ਼ਾ' ਕਹੀਏਕਿ ਪਿਆਰ ਕੀ ਤਾਕਤ 
ਹਵਾ ਕੀ ਓਟ ਮੇਂ ਹਮਨੇ ਦੀਏ ਜਲਾਏ ਹੈਂ॥ 
ਹਮਾਰੇ ਸ਼ਹਰ ਕੋ ਘੇਰਾ ਹੈ ਜਬ ਭੀ ਸ਼ੋਅਲੋਂ ਨੇ 
ਹਮ ਆਸਮਾਂ ਪ ਘਟਾਏਂ ਸੀ ਬਨਕੇ ਛਾਏ ਹੈਂ॥ 
ਖ਼ੁਮਾਰ ਉਨਕੋ ਫਿਸਲਨੇ ਕਾ ਖੌਫ ਕਿਆ ਹੋਗਾ 
ਫਿਸਲ ਫਿਸਲ ਕੇ ਜਿਨਹੋਂ ਨੇ ਕਦਮ ਜਮਾਏ ਹੈਂ॥ 


ਫਿਰ ਸੇ ਜਬ ਅਪਨੇ ਮਕਾਨੋਂ ਕੋ ਬਨਾਨਾ ਲੋਗੋ ॥ 
ਘਰ ਕੀ ਦੀਵਾਰ ਕੋ ਘਰ ਮੇਂ ਹੀ ਗਿਰਾਨਾ ਲੋਗੋ ॥ 


ਸਾਮਨੇ` ਢੇਰ ਜੋ` ਮਲਬੇ ਕੇ ਨਜ਼ਰ ਆਤੋ ਹੈਂ 
ਇਨ ਕੇ ਅਦਰ ਹੈ ਛੁਪਾ ਇਕ ਜ਼ਮਾਨਾ ਲੋਗੋ ॥ 
ਖ਼ੁਦ ਕੋ ਲੇ ਆਈ ਹੈ ਸ਼ਮਸ਼ੀਰ ਕੀ ਜ਼ਦ' ਤਕ ਦੁਨੀਆਂ 
ਔਰ ਅਬ ਢੂੰਢੇ ਹੈ ਮਰਨੇ ਕਾ ਬਹਾਨਾ ਲੋਗੋ ॥ 
ਉਸਕੋ' ਮਾਲੂਮ ਹੈ ਇਸ਼ ਸ਼ਹਰ ਕਾ ਸਾਰਾ ਨਕਸ਼ਾ 
ਵੋ ਜੋ ਇਕ ਸ਼ਖਸ ਲਗੇ ਤੁਮ ਕੋ ਦੀਵਾਨਾ ਲੋਗੋ ॥ 
ਚੌਟ ਕਰਤੀ ਹੈ ਜੋ ਸੀਨੇ ਮੇਂ ਨਏ ਪੌਥਰ ਸੇ 
ਜਾਗ ਉਠਤਾ ਹੈ ਕੋਈ ਦਰਦ ਪੁਰਾਨਾ ਲੋਗੋ ॥ 


ਭਰੀ ਬਜ਼ਮ ਮੇ ਹੋਤੇ ਹੋਤੇ 
ਸਲੀਕੇ ਸੇ ਜਗਾਨਾ ਲੋਗੋ ॥ 


ਸੋ ਗਏ ਹੈਂ ਜੋ 
ਉਨ ਸਵਾਲੋਂ ਕੋ 
ਜਿਨ ਕੇ ਸਾਏ ਮੇਂ ਹਸੇਂ ਖੇਲੇਂ ਸਭੀ ਕੇ ਬੋਚੇ 
ਐਸੇ ਕੁਛ ਪੇੜ ਭੀ ਬਸਤੀ ਮੇਂ ਲਗਾਨਾ ਲੋਗੋ ॥ 


ਕਾਮ ਖੁਸ਼ਬੂ ਕਾ ਹੈ ਜ਼ਿਹਨੋ ਕੋ ਮੁਅਤਰ” ਕਰਨਾ 
ਇਸ ਮੁਸਾਫ਼ਿਰ ਕਾ ਨਹੀਂ ਕੋਈ ਠਿਕਾਨਾ ਲੋਗੋ ॥ 


ਯੇ ਖ਼ੁਮਾਰ ਆਜ ਭੀ ਕਰਤਾ ਹੈ ਜੁਨੂੰ” ਕਾ ਚਰਚਾ 
ਐਸੇ ਦੀਵਾਨੇ ਕੀ ਬਾੜੋ' ਮੇਂ ਨ ਆਨਾ ਲੋਗੋ ॥ 


1. ਮਾਰ ਵਿਚ, 2. ਖ਼ੁਸ਼ਬੂਦਾਰ, 3. ਪਾਗਲਪਨ 


31 


232 


ਰਾਸਤੋਂ' ਮੇਂ ਖ਼ਾਕ ਸੀ ਬਨ ਕਰ ਬਿਖਰ ਜਾਤਾ ਹੂੰ ਮੈਂ ॥ 
ਬਸ ਵਹੀ ਜੀਤਾ ਹੂੰ ਲਮਹੇ ਜਿਨ ਮੇਂ ਮਰ ਜਾਤਾ ਹੂੰ ਮੈਂ ॥ 
ਤੇਰੇ ਮੇਖ਼ਾਨੇ ਸੇ ਪੀ ਕਰ ਗ਼ਮ ਕੇ ਸ਼ੋਅਲੋ' ਕੀ ਸ਼ਰਾਬ 
ਖਾਲੀ ਪੈਮਾਨੋਂ' ਮੇਂ ਅਪਨੇ ਅਸ਼ਕ” ਭਰ ਜਾਤਾ ਹੈ ਮੈਂ ॥ 


ਹੋ ਨ ਜਾਏ ਮੁਨਤਸ਼ਿਰ” ਤੇਰਾ ਸਕੂੰ ” ਯੇ ਸੋਚ ਕਰ 
ਤੇਰੇ ਕੂਚੋਂ' ਸੇ ਦਬੇ ਪਾਓ ਗੁਜ਼ਰ ਜਾਤਾ ਹੂੰ ਮੈ'॥ 


ਜਬ ਕੋਈ ਪੋਤਾ ਭੀ ਹਿਲਤਾ ਹੈ ਤੋ ਡਰ ਜਾਤਾ ਹੂੰ ਮੈ'॥ 


ਮਹਕਤੇ ਸਹਨ-ਇ-ਰੁਲਸ਼ਨਾਂ ਸੇਜੇ ਲੇਕਰਰਗ-ਓ-ਬ਼ਨਿਕਲਾ॥ 
ਵੋ ਇਕ ਝੋਂਕਾ ਹਵਾ ਕਾ ਹਰ ਕਲੀ ਕੀ ਆਰਜ਼ੂ ਨਿਕਲਾ॥ 


ਤੇਰਾ ਹੀ ਤਜ਼ਕਰਾ? ਥਾ ਮੇਰੀ ਖਾਮੋਸ਼ੀ ਕੇ ਹੋਟੋਂ ਪਰ 
ਮੈਂ ਜਬ ਬੋਲਾ ਤੋ ਲਫ਼ਜ਼ੋਂ ਕੀ ਜ਼ੁਬਾਂ ਸੇ ਤੂ ਹੀ ਤੂ ਨਿਕਲਾ॥ 


ਉਚਟਤੀ” ਸੀ ਨਜ਼ਰ ਸੇ ਲੋਗ ਪਹਚਾਨੇ ਨਹੀਂ ਜਾਤੇ 
ਜਬ ਉਸ ਕੋ ਗ਼ੌਰ ਸੇ ਦੇਖਾ ਤੋ ਕਿਤਨਾ ਖ਼ੁਬਰ ਨਿਕਲਾ ॥ 


ਜੋ ਅਬ ਤੌਕ ਧੋਜੀਆਂ ਥਾ ਮੇਰੇ ਅਹਸਾਸਾਤ ਕਾ ਦਾਮਨ 
ਤੇਰੇ ਕੂਚੇ ਸੇ ਮੈਂ ਆਖਿਰ ਉਸੇ ਕਰਕੇ ਰਫੁ ਨਿਕਲਾ ॥ 
ਮੇਰੇ ਆਂਸੂ ਮਿਰੇ ਥੇ ਤੇਰੇ ਆਂਸੂ ਮੇਰੀ ਖਾਤਿਰ ਥੇ 
ਤਿਰੀ ਆਖੋਂ ਸੇ ਪਾਨੀ ਮੇਰੀ ਆਂਖੋਂ ਸੇ ਲਹੂ ਨਿਕਲਾ ॥ 


ਗ਼ਜ਼ਲ ਪੜ੍ਹਨੇ ਲਗਾ ਜਬ ਖ਼ੁਸ਼ਬੂ ਏ ਪੈਜਾਬ ਕਾ ਸ਼ਾਇਰ 
ਤੋਂ ਜ਼ਾਲਿਮ ਕਿਸ ਕਦਰ ਹਸਬ-ਇ-ਤਵੇਕੋ' ਖ਼ੁਸ਼ ਗੁਲੂ” ਨਿਕਲਾ॥ 


ਖ਼ੁਮਾਰ ਆਵਾਰਗੀ ਸੇ ਮਜ਼ਿਲੋਂ ਕਾ ਜਬ ਪਤਾ ਪੁਛਾ 
ਤੋ ਮਕਸਦ ਜ਼ਿਦਗੀ ਕਾ ਜੁਸਤਜੂ“ ਹੀ ਜੁਸਤਜੂ ਨਿਕਲਾ ॥ 


1. ਬਾਗ ਦਾ ਵਿਹੜਾ, 2. ਜ਼ਿਕਰ, 3. ਉਡਦੀ ਉਡਦੀ, 4. ਉਮੀਦਾਂ ਤੇ ਪੂਰਾ 
ਉਤਰਨ ਵਾਲਾ, 5. ਰਸੀਲਾ ਗਾਇਕ, 6. ਤਲਾਸ਼ 


1. ਆਂਸੂ, 2. ਬਿਖਰਨਾ, 3. ਚੈਨ, 4. ਉਡੀਕਵਾਨ 


33 34 


ਕਰੇਂ ਹਮ ਰੌਸ਼ਨੀ ਵੋ ਤੀਰਗੀ: ਕੋ ਆਮ ਕਰਤੇ ਹੈਂ॥ 
ਹਮ ਅਪਨਾ ਕਾਮ ਕਰਤੇ ਹੈਂ ਵੋ ਅਪਨਾ ਕਾਮ ਕਰਤੇ ਹੈਂ॥ 
ਕਭੀ ਅਪਨਾ ਕਭੀ ਲੋਗੋ ਕਾ ਗ਼ਮ ਹੋਤਾ ਹੈ ਪਹਲੂ ਮੇਂ 
ਮੁਹੱਬਤ ਕਰਨੇ ਵਾਲੇ ਦਿਲ ਕਹਾਂ ਆਰਾਮ ਕਰਤੇ ਹੈਂ॥ 
ਮਹਕਤੇ ਹੀ ਰਹੇਂ ਯਾਰਬ ਹਸੀਂ` ਚਿਹਰੇ ਗੁਲਾਬੋਂ ਕੇ 
ਹਮ ਅਪਨੀ ਜ਼ਿਦਗੀ ਹੁਸਨ-ਇ-ਚਮਨ ਕੇ ਨਾਮ ਕਰਤੇ ਹੈਂ॥ 


ਵੋ ਜਿਨਕੀ ਜ਼ਾਤ ਮੇਂ ਕਿਰਦਾਰ ਕੀ ਖੁਸ਼ਬੂ ਨਹੀਂ ਹੋਤੀ 
ਚਮਨ ਮੇਂ ਹਰ ਕਲੀ ਹਰ ਫੂਲ ਕੋ ਬਦਨਾਮ ਕਰਤੇ ਹੈਂ ॥ 


ਖਾਮੋਸ਼ੀ ਬੋਲਤੀ ਹੈ ਸ਼ੋਰੋ-ਓ-ਗ਼ੁਲ?” ਚੁਪਚਾਪ ਸੁਨਤਾ ਹੈ 
ਹਮ ਐਸੇ ਗੁਫ਼ਤਗੂ? ਖ਼ੁਦ ਸੇ ਬਵਕਤ-ਏ-ਸ਼ਾਮ' ਕਰਤੇ ਹੈਂ॥ 


ਤੁਮਹਾਰੀ ਰਾਤ ਜਬ ਹੋਤੀ ਹੈ ਅਪਨਾ ਦਿਨ ਨਿਕਲਤਾ ਹੈ 
ਤੁਮਹੇਂ ਫ਼ਿਕਰੇ-ਸਹਰ” ਹਮ ਇਨਤਜ਼ਾਰ-ਏ-ਸ਼ਾਮ ਕਰਤੇ ਹੈਂ ॥ 


ਨ ਜਾਨੇ ਕਿਆ ਹੁਆ ਇਸ ਸ਼ਹਰ ਕੇ ਇਜ਼ਤ ਮਆਬੋਂ” ਕੋ 
ਸਰੇ ਬਾਜ਼ਾਰ ਅਪਨੀ ਆਬਰੂ” ਨੀਲਾਮ ਕਰਤੇ ਹੈਂ ॥ 
ਖ਼ੁਮਾਰ ਆਤੇ ਨਹੀਂ ਯੇ ਹਾਥ ਮੇਂ ਉੜਤੇ ਹੂਏ ਲਮਹੇ” 
ਪਕੜਨੇ ਕੀ ਇਨਹੇਂ ਹਮ ਕੋਸ਼ਿਸ਼-ਏ-ਨਾਕਾਮ? ਕਰਤੇ ਹੈਂ ॥ 


ਮਿਰੀ ਰਫ਼ਤਾਰ ਪਰ ਕਿਤਨਾ ਸਿਤਮ ਢਾਤੇ ਹੈਂ ਚੌਰਾਹੇ ॥ 
ਮੈਂ ਜਬ ਭੀ ਤੇਜ਼ ਚਲਤਾ ਹੂੰ ਤੋ ਆ ਜਾਤੇ ਹੈਂ ਚੌਰਾਹੇ ॥ 
1 ੦6466 8000 $੧% 6ਪੁਗੁਮਨਾਮ ਪੌਥਰ ਕੋ 
ਬੁਤੋ' ਕੋ ਪੈਰਹਨ” ਸ਼ੋਹਰਤ ਕਾ ਪਹਿਨਾਤੇ ਹੈਂ ਚੌਰਾਹੇ ॥ 
ਜੁਦਾ ਹੋਤੀ ਹੈਂ ਰੂਹੇਂ ਖ਼ਾਬ ਚਕਨਾਚੂਰ ਹੋਤੇ ਹੈਂ 
ਬੜੇ ਪੁਰਦਰਦ ਮਜ਼ਰ ਸਾਮਨੇ ਲਾਤੇ ਹੈਂ ਚੌਰਾਹੇ ॥ 
ਮਿਲਾ ਦੇਤੇ ਹੈਂ ਹਮ ਸਬ ਰਾਸਤੋ' ਕੋ ਏਕ ਰਸਤੇ ਮੇਂ 
ਜਹਾਂ ਸੇ ਵੋ ਗੁਜ਼ਰਤੇ ਹੈਂ ਬਨਾ ਜਾਤੇ ਹੈਂ ਚੌਰਾਹੇ ॥ 
ਇਨ ਅਧੇ ਰਾਸਤੋਂ ਪਰ ਰੋਜ਼ ਟਕਰਾਤੀ ਹੈਂ ਰਫ਼ਤਾਰੇ 
ਸਭੀ ਕੋ ਰੋਕ ਕਰ ਯੇ ਬਾਤ ਸਮਝਾਤੇ ਹੈਂ ਚੌਰਾਹੇ ॥ 
ਤੁਮ੍ਹਾਰੇ ਸ਼ਹਰ ਮੇਂ ਆਕਰ ਖ਼ੁਮਾਰ ਐਸਾ ਲਗਾ ਮੁਝ ਕੋ 
ਕਿ ਸੜਕੇ' ਭਾਗਤੀ ਹੈਂ ਘੂਮਤੇ ਜਾਤੇ ਹੈਂ ਚੌਰਾਹੇ ॥ 


1. ਹਨੇਰਾ, 2. ਸ਼ੋਰ ਸ਼ਰਾਬਾ, 3. ਬਾਤਚੀਤ, 4. ਸ਼ਾਮ ਵੇਲੇ, 5. ਸਵੇਰ ਦੀ ਚਿਤਾ, 


6. ਮਾਣਯੋਗ ਲੋਕ, 7. ਇੱਜ਼ਤ, 8. ਪਲ, 9. ਵਿਅਰਥ ਯਤਨ 1. ਮਿੱਟੀ ਆਲਾ, 2. ਲਿਬਾਸ, 3. ਦਰਦ ਭਰੇ 


35 36 


ਹੈਂ ਸਬ ਇਕਾਈ ਕੇ ਪਹਲੂ ਕੋਈ ਜੁਦਾ ਕਯਾ ਹੋ ॥ 
ਯੇ ਮਸਅਲਾ ਹੀ ਕੁਛ ਐਸਾ ਹੈ ਫੈਸਲਾ ਕਯਾ ਹੋ ॥ 


ਕਹੀਂ ਪ ਬੈਠ ਭੀ ਜਾਤੇ ਹੈਂ ਗੁਫ਼ਤਗੂ ਕੇ ਲੀਏ 
ਤੋ ਸੋਚਤੇ ਹੈਂ ਕਿ ਬਾਤੋ' ਕਾ ਸਿਲਸਿਲਾ ਕਯਾ ਹੋ॥ 


ਹਰ ਏਕ ਲਫ਼ਜ਼ ਲਰਜ਼ਤਾ ਹੈ ਆਕੇ ਹੋਟੋ' ਪਰ 
ਤੁਮਾਰੇ ਸ਼ਹਰ ਮੋਂ` ਕੋਈ ਗ਼ਜ਼ਲਸਰਾ ਕਯਾ ਹੋ ॥ 


੬ 


ਹਰ ਏਕ ਸ਼ਖਸ਼ ਮੁਂਕਯਦ” ਹੈ ਅਪਨੇ ਹਾਲੇ? ਮੇਂ 
ਕਿਸੀ ਸੇ ਕੋਈ ਸ਼ਿਕਾਇਤ ਕੋਈ ਗਿਲਾ ਕਯਾ ਹੋ॥ 


ਖ਼ੁਮਾਰ ਸਾਰਾ ਜ਼ਮਾਨਾ ਹੋ ਮੁਬਤਲਾ? ਜਿਸ ਮੇਂ 
ਤੁਮਹੀਂ ਬਤਾਓ ਕਿ ਇਸ ਦਰਦ ਕੀ ਦਵਾ ਕਯਾ ਹੋ॥ 


1. ਕੈਦੀ, 2. ਅਪਣੇ ਆਪ ਵਿਚ, 3. ਘਿਰਿਆ ਹੋਇਆ 


ਫੁਲੋਂ ਕਾ ਹੁਸਨ ਗ਼ਮ ਸੇ ਪਰੀਸ਼ਾਂ ਹੈ ਇਨ ਦਿਨੋਂ ॥ 
ਕਾਂਟੋਂ ਕੇ ਘਰ ਮੇਂ ਜਸ਼ਨ-ਇ-ਬਹਾਰਾਂ ਹੈਂ ਇਨ ਦਿਨੋਂ ॥ 


ਕੋਈ ਖ਼ਯਾਲ ਓੜ੍ਹ ਲੋ ਛੁਪਤੀ ਨਹੀ' ਹਵਸ 
ਹਰ ਸ਼ਖ਼ਸ ਹਰ ਲਿਬਾਸ ਮੇਂ ਉਰੀਯਾਂ: ਹੈ ਇਨ ਦਿਨੋਂ ॥ 


ਗ਼ੁਲ ਮੇਂ ਸਿਮਟ ਕੇ ਰਹ ਗਈ ਖੁਸ਼ਬੂ ਕੀ ਰੌਸ਼ਨੀ 
ਜ਼ੁਲਮਤ£ ਕੀ ਜ਼ਦ ਮੇਂ ਅਪਨਾ ਗੁਲਿਸਤਾਂ ਹੈ ਇਨ ਦਿਨੋਂ ॥ 


ਲਫਜ਼-ਇ-ਤਔਲੁਕਾਤ ਕੇ ਮਾਅਨੀ ਬਦਲ ਗਏ 
ਸਾਯਾ ਭੀ ਅਪਨਾ ਹਮਸੇ ਗੁਰੇਜ਼ਾਂ ਹੈ ਇਨ ਦਿਨੋਂ ॥ 


ਆਜ਼ਾਦੀ-ਇ-ਖ਼ਯਾਲ ਕਾ ਜਿਸ ਕੋ ਲਿਹਾਜ਼ ਥਾ 
ਵੋ ਬਦਨਸੀਬ ਰੌਨਕ-ਇ-ਜ਼ਿਨਦਾਂ“ ਹੈਂ ਇਨ ਦਿਨੋ ॥ 


ਕਿਸ ਕੇ ਸਹਾਰੇ ਜੀ ਰਹੀ ਹੈ ਜ਼ਿੰਦਗੀ ਖ਼ੁਮਾਰ 
ਖ਼ੁਦ ਜ਼ਿਦਗੀ ਯੇ ਸੋਚ ਕੇ ਹੈਰਾਂ ਹੈ ਇਨ ਦਿਨੋਂ ॥ 


1. ਨੰਗਾ, 2. ਹਨੇਰਾ, 3. ਦੂਰ, 4. ਜੇਲ ਦੀ ਰੌਣਕ 


27 


38 


ਇਸ ਜਗਹ ਕੌ ਇਸ ਕੇ ਨਕਸ਼ੇ ਸੇ ਨ ਸਮਝਾ ਜਾਏਗਾ॥ 
ਰਾਸਤਾ ਖੋ ਜਾਓਗੇ ਤੋ ਸ਼ਹਰ ਦੇਖਾ ਜਾਏਗਾ ॥ 
ਓੜ੍ਹ ਕਰ ਲਫਜ਼ੋਂ ਕੀ ਚਾਦਰ ਆਓਗੇ ਜਬ ਸਾਮਨੇ 
ਕੈਸੇ ਕੈਸੇ ਜ਼ਾਵੀਓਂ” ਸੇ ਤੁਮ ਕੋ ਸੋਚਾ ਜਾਏਗਾ ॥ 
ਮੈਂ ਤੇਰੀ ਤਸਵੀਰ ਖੈੱਚੂੰਗਾ ਜ਼ਮਾਨੇ ਕੇ ਲਿਯੇ 
ਨਾਮ ਤੇਰਾ ਰੇਤ ਪਰ ਮੁਝਸੇ ਨ ਲਿਖਾ ਜਾਏਗਾ ॥ 
ਢਲ ਚੁਕਾ ਹੂੰ ਇਸ ਕਦਰ ਮੈਂ ਉਸਕੇ ਰਗ-ਓ-ਰੁਪ ਮੇਂ 
ਅਬ ਉਸੀ ਕੇ ਨਾਮ ਸੇ ਮੁਝ ਕੋ ਪੁਕਾਰਾ ਜਾਏਗਾ ॥ 
ਕਿਉਂ ਯੂਹੀਂ ਤੁਹਮਤ ਲਗਾਤਾ ਹੈ ਕਿਸੀ ਪਰ ਦੇਖਨਾ 
ਚੋਰ ਤੇਰਾ ਤੇਰੇ ਹੀ ਅਦਰ ਸੇ ਪਕੜਾ ਜਾਏਗਾ ॥ 
ਏਕ ਮੁਂਦਤ ਸੇ ਜੋ ਲਿਖਤਾ ਆ ਰਹਾ ਹੂੰ ਐ ਖ਼ੁਮਾਰ 


ਮੁਝ ਸੇ ਵੋ ਨਾਮਾ? ਉਸੇ ਹਰਗਿਜ਼ ਨ ਭੇਜਾ ਜਾਏਗਾ ॥ 


1. ਕੌਣ, 2. ਖ਼ਤ 


ਆਤਿਸ਼-ਏ-ਦਿਲ” 
ਗ਼ਮ ਨਏ ਸਾਂਚੋ” 


ਸੇ ਪਿਘਲਨੇ ਦੀਜੀਏ ॥ 
ਮੇਂ ਢਲਨੇ ਦੀਜੀਏ ॥ 
ਤੀਰਗੀ? ਦੇਨੇ ਲਗੇਗੀ ਰੌਸ਼ਨੀ 
ਸ਼ਾਮ ਕਾ ਸੂਰਜ ਨਿਕਲਨੇ ਦੀਜੀਏ ॥ 


ਵੋ ਜਿਨ੍ਹ ਰੌਸ਼ਨ ਕੀਆ ਥਾ ਏਕ ਸਾਥ 
ਉਨ ਚਰਾਗੋ` ਕੋ ਤੋਂ ਜਲਨੇ ਦੀਜੀਏ ॥ 


ਏਕ ਹੀ ਮਜ਼ਿਲ ਕੇ ਸਬ ਹੈਂ ਰਾਸਤੇ 
ਜਿਸ ਪ ਜੋ ਚਲਤਾ ਹੈ ਚਲਨੇ ਦੀਜੀਏ ॥ 


ਮੈਜ਼ਰ-ਏ-ਬੇਜਾਂ” ਸੇ ਜੀ ਉਕਤਾ ਗਯਾ 
ਵਕਤ ਕੌ ਪਹਲੂ ਬਦਲਨੇ ਦੀਜੀਏ ॥ 


ਜਮ ਕੇ ਚਲਨੇ ਕਾ ਇਰਾਦਾ ਹੈ ਅਗਰ 
ਅਪਨੇ ਪਾਓ' ਕੋ` ਫਿਸਲਨੇ` ਦੀਜੀਏ ॥ 


ਢਾਲੀਏਗਾ ਕਯਾ ਹਕੀਕਤ ਮੇਂ ਖ਼ੁਮਾਰ 


ਖਾਬ ਕੁਛ ਆਖੋਂ ਮੇਂ ਪਲਨੇ ਦੀਜੀਏ ॥ 


1. ਦਿਲ ਦੀ ਔਗ, 2. ਹਨੇਰਾ, 3. ਮੁਰਦਾ ਦ੍ਰਿਸ਼ 


29 


40 


ਮੇਰਾ ਹੀ ਅਪਨਾ ਅਕਸ” ਥਾ ਜੋ ਆਸਪਾਸ ਥਾ॥ 
ਜਬ ਮੈਂ ਉਦਾਸ ਥਾ ਤੋਂ ਜ਼ਮਾਨਾ ਉਦਾਸ ਥਾ॥ 


ਕਯੋਂ ਆਈਨੇ? ਮੇਂ ਲਗਤਾ ਨ ਉਰਯਾਂ ਬਦਨ ਮਿਰਾ 
ਬਾਰੀਕ ਖਾਹਿਸ਼ੋਂ ਕਾ ਜੋ ਤਨ ਪਰ ਲਿਬਾਸ ਥਾ॥ 


ਕਯਾ ਮਜ਼ਿਲ-ਏ-ਸ਼ਊਰ”" ਕੀ ਕਰਤੇ ਕਿਸੀ ਸੇ ਬਾਤ 
ਜੋ ਕੋਈ ਭੀ ਸਫ਼ਰ ਮੇਂ ਮਿਲਾ ਬਦਹਵਾਸ” ਥਾ ॥ 


ਬਾਦਲ ਬਰਸ ਬਰਸ ਕੇ ਪਰੀਸ਼ਾਨ ਹੋ ਗਏ 
ਵੋ ਤਪਤਾ ਰੇਗਜ਼ਾਰ” ਤੋਂ ਸਦੀਓਂ ਕੀ ਪਯਾਸ ਥਾ ॥ 
ਯੇ ਭੀ ਗਲਤ ਕਿ ਪਿਆਰ ਕੇ ਕਾਬਿਲ ਨਹੀਂ ਥੇ ਹਮ 
ਯੇ ਭੀ ਨਹੀਂ ਦਰੁਸਤ ਕਿ ਵੋ ਨਾਸ਼ਨਾਸਾ” ਥਾ। 


ਕਿਸ ਰਾਸਤੇ ਸੇ ਪੁਛਤਾ ਉਨਕਾ ਪਤਾ ਯੇ ਦਿਲ 
ਹਰ ਰਾਸਤਾ ਮੇਰੀ ਤਰਹ ਮਹਿਵ-ਏ-ਕਯਾਸ” ਥਾ। 


ਉਸਨੇ ਖ਼ੁਮਾਰ ਢੂਡ ਲੀ, ਫੂਲੋਂ' ਕੀ ਰਹ-ਇ-ਗੁਜ਼ਰ” 
ਜੋ ਸਾਹਿਬ-ਏ-ਤਮੀਜ਼ ਥਾ ਖੁਸ਼ਬੂ ਸ਼ਨਾਸ'' ਥਾ॥ 


੮੬ 


ਰੋਨ੍ਹਂ ਕੈਸੇ ਬਚਾਏ ਜੋ ਲਿਖੀ ਥੀ ਬੂ ਸੇ ਰਾਤੋ ਮੇਂ ॥ 
ਮਿਰੀ ਸ਼ੀਸ਼ੇ ਕੀ ਗ਼ਜ਼ਲੇਂ ਆ ਗਈਂ ਬੌਚੋਂ ਕੇ ਹਾਥੋਂ ਮੇਂ ॥ 


ਚਲੇ ਥੇ ਸਾਥ ਜਬ ਪਹਲੂ-ਬ-ਪਹਲੂ? ਯੇ ਨ ਸੋਚਾ ਥਾ 
ਨਿਕਲ ਆਏਂਗੇ ਇਤਨੀ ਦੂਰ ਹਮ ਬਾਤੋ' ਹੀ ਬਾਤੋਂ ਮੇਂ ॥ 


ਮਕਾਮ-ਇ-ਕਤਲ! ਪਰ ਲੋਗੇਂ ਕੋ ਯੇ ਕਹਤੇ ਸੁਨਾ ਮੈਨੇ 
ਕਿਸੀ ਕਾ ਖੂਬਸੂਰਤ ਹਾਥ ਹੈ ਇਨ ਵਾਰਦਾਤੋਂ' ਮੇਂ ॥ 
ਲਕੀਰੇ` ਦੇਖਨਾ ਕੈਸੇ ਬਦਲਤੀ ਹੈਂ ਲਕੀਰੋਂ` ਕੋ 
ਫ਼ਕਤ“ ਇਕ ਬਾਰ ਉਨਕਾ ਹਾਥ ਆ ਜਾਨੇ ਦੇ ਹਾਤੋ ਮੈਂ ॥ 


ਖ਼ੁਮਾਰ ਅਪਨੀ ਨਜ਼ਰ ਪੜਤੀ ਹੈ ਜਬ ਔਰਾਕ-ਇ-ਹਸਤੀ ਪਰ 
ਅਕੇਲਾ ਸ਼ਖਸ ਇਕ ਮਿਲਤਾ ਹੈ ਯਾਦੋਂ ਕੀ ਬਾਰਾਤੋਂ ਮੈਂ ॥ 


1. ਪ੍ਰਤਿਬਿਬ, 2. ਸ਼ੀਸ਼ਾ, 3. ਨੰਗਾ, 4. ਵਿਵੇਕ ਦੀ ਮੈਜ਼ਲ, 5. ਪ੍ਰੇਸ਼ਾਨ, 6. 1. ਲਹੂ, 2. ਨਾਲ ਨਾਲ, 3. ਕਤਲ ਦਾ ਥਾਂ, 4. ਸਿਰਫ਼, 5. ਹਾਥੋਂ, 6. ਜੀਵਨ ਦੇ 
ਮਾਰੁਥਲ, 7. ਅਨਜਾਣ, 8. ਅਦਾਜਿਆਂ ਵਿਚ ਗੁੰਮ, 9. ਡੇਡੀ, ਰਸਤਾ, 10. ਪੰਨੇ । 


ਤਮੀਜ਼ ਵਾਲਾ, 11. ਜਾਣੂੰ 


41 42 


1. ਗੀਤ, 2. ਕਰਾਮਾਤ, 3. ਉਡਾਣ, 4. ਜਾਗ੍ਰਿਤ, 5. ਉਡਾਰੀ ਦੇ 


ਸਗ, ਸ਼ਰਮ 


ਪਿਆਰ ਕੀ ਰੂਹ ਕੋ ਨਗ਼ਮਾਤ' ਕਾ ਏਜਾਜ਼? ਨ ਦੇ॥ 
ਛੀਨ ਲੇਨਾ ਹੈ ਜੋ ਹਾਥੋਂ ਸੇ ਤੂ ਫਿਰ ਸਾਜ਼ ਨ ਦੇ॥ 
ਚਾਂਦਨੀ ਬਨਕੇ_ਸਿਤਾਰੋ'_ ਮੇ ਕਹੀਂ ਰਹਤਾ ਹੈ 
ਐ ਮੁਹੌਬਤ ਵੋ ਬਹੁਤ ਦੂਰ ਹੈ ਆਵਾਜ਼ ਨ ਦੇ॥ 


ਯਾ ਮਿਰੀ ਆਂਖ ਕੋ ਤੌਫੀਕ-ਇ-ਨਜ਼ਾਰਾ ਦੇ ਦੇ 
ਯਾ ਕਿਸੀ ਨਕਸ਼ ਕੋ ਤੂ ਹੁਸਨ-ਇ-ਖ਼ੁਦਾਸਾਜ਼ ਨ ਦੇ ॥ 


ਦਿਲ ਮੇਂ ਪਰਵਾਜ਼? ਕੀ ਬੇਦਾਰ“ ਤਮੱਨਾ ਕਰਕੇ 
ਜਿੰਦਗੀ ਮੁਝਕੋ ਸ਼ਕਸਤਾ ਪਰ-ਇ-ਪਰਵਾਜ਼? ਨ ਦੇ ॥ 
ਵੋ ਅਭੀ ਲੇਟਾ ਹੈ ਦਿਨ ਭਰ ਕੇ ਸਫਰ ਸੇ ਥਕ ਕਰ 
ਚਾਂਦਨੀ ਰਾਤ ਸੇ ਕਹਦੋ ਉਸੇ ਆਵਾਜ਼ ਨ ਦੇ॥ 
ਦਿਲ ਕੇ ਬਾਰੀਕ ਹਿਜਾਬੋਂ£ ਮੇਂ ਨ ਰਖ ਪਾਏਗਾ 
ਐ ਖ਼ੁਮਾਰ ਅਪਨੀ ਮੁਹੌਬਤ ਕਾ ਉਸੇ ਰਾਜ਼ ਨ ਦੇ॥ 


੯ .% 


ਟੁਂਟੇ ਖੋਭ, 6. 


ਵ ਅਗਰ ਦਰਦ ਸਾ ਨਹੀ ਦੇਤਾ ॥ 
ਮੁਸਕਰਾਨਾ ਮਜ਼ਾ ਨਹੀਂ ਦੇਤਾ॥ 


ਦੌਸਤ ਮਿਲਤਾ ਹੈ ਰੋਜ਼ ਰਸਤੇ ਮੇ” 
ਅਪਨੇ ਘਰ ਕਾ ਪਤਾ ਨਹੀਂ ਦੇਤਾ ॥ 


ਲ ਹੀ ਰਹੋ ਤੁਮ੍ ਾਰੇ ਦਾਮਨ ਮੋ” 


“ਤੋਂ ਐਸੀ ਦੁਆ ਨਹੀ ਦੇਤਾ॥ 


੨੧੭ ॥ਘ੍ਰ 


੩੩ 


ਗੁੱਸਾ ਆਤਾ ਹੈ ਤੇਜ਼ ਕਦਮੋਂ" ਕੋ 
ਜਬ ਕੋਈ ਰਾਸਤਾ ਨਹੀ' ਦੇਤਾ॥ 
ਜੈਸੇ ਤੂਨੇ` ਭੁਲਾ ਦੀਆ ਮੁਝਕੋ 
ਯੂੰ ਤੋ ਕੋਈ ਭੁਲਾ ਨਹੀਂ ਦੇਤਾ॥ 
ਐ ਖ਼ੁਮਾਰ ਅਬ ਕਿਸੀ ਕੋ ਭੀ ਕੋਈ 
ਪਿਆਰ ਕਾ ਵਾਸਤਾ ਨਹੀਂ ਦੇਤਾ॥ 


43 


ਬੇਦਾਗ਼ ਹੋ ਤੋ ਰਹਤੇ ਹੋ ਜ਼ੇਰੇ ਨਕਾਬ” ਕਿਲੂੰ ॥ 
ਤੁਮ ਮੇਰੇ ਇਸ ਸਵਾਲ ਕਾ ਦੋਗੇ ਜਵਾਬ ਕਿਯੂ ॥ 


ਮਜ਼ਿਲ ਮਿਲੀ ਤੋਂ ਸ਼ੌਕ-ਏ-ਸਫ਼ਰ ਸੋਚਨੇ ਲਗਾ 
ਮੈਂ ਅਪਨੀ ਕੋਸ਼ਿਸ਼ੋਂ ਮੇਂ ਹੁਆ ਕਾਮਯਾਬ ਕਿਯੂ ॥ 
ਖ਼ੁਦ ਅਪਨੀ ਮੁਸ਼ਕਿਲਾਤ£ ਕਾ ਮੁੂਜਿਦ” ਹੈ ਆਦਮੀ 
ਯੇ ਜਾਨਤਾ ਤੋ ਇਸ ਤਰ੍ਹਾਂ ਹੋਤਾ ਖਰਾਬ ਕਿਯੂ ॥ 
ਕਰਤਾ ਹੂੰ ਵਕਤ-ਏ-ਸ਼ਾਮ ਭੀ ਮੈਂ ਸੁਬਹ ਕਾ ਕਲਾਮ 


ਡੂਬੇਗਾ ਜ਼ਿਦਗੀ ਮੇਂ ਮੇਰੀ ਆਫਤਾਬ“ ਕਿਯੂੰ ॥ 


ਹੋਤੀ ਪਰੋਂ ਮੇਂ ਕੂਵਤ-ਏ-ਪਰਵਾਜ” ਤੋਂ ਖ਼ੁਮਾਰ 
ਲੇਤਾ ਵੁ ਆਸਮਾਨ ਪ ਉਡਨੇ ਕੇ ਖ਼ਾਬ ਕਿਯੂੰ ॥ 


1. ਪਰਦੇ ਅਦਰ, 2. ਤਕਲੀਫ਼ਾਂ, 3. ਸਿਰਜਣਹਾਰ, 4. ਸੁਰਜ, 5. ਉਡਣ ਸ਼ਕਤੀ 


ਹਮ ਜਿਸਮ ਕੀ ਸਰਹਦ ਸੇ ਗੁਜ਼ਰ ਕਿਉਂ ਨਹੀਂ ਜਾਤੇ ॥ 
ਜੀਨੇ ਕੀ ਤਮਨਾ ਹੈ ਤੋ ਮਰ ਕਿਉਂ` ਨਹੀਂ ਜਾਤੇ ॥ 


ਸਬ ਲੋਗ ਔਐਧੇਰੇ ਕੀ ਤਰਫ਼ ਭਾਗ ਰਹੇ ਹੈਂ 
ਜਿਸ ਸਿਮਤ” ਉਜਾਲਾ ਹੈ ਉਧਰ ਕਯੂ ਨਹੀਂ ਜਾਤੇ ॥ 
ਸੋਤੇ ਹੈਂ ਜੋ ਫੁਟ ਪਾਥ ਪ ਵੋ ਸੋਚ ਰਹੇ ਹੈਂ 
ਘਰ ਜਿਨ ਕੇ ਸਲਾਮਤ ਹੈਂ ਵੋ ਘਰ ਕਿਉਂ ਨਹੀਂ ਜਾਤੇ ॥ 
ਕਲੀਓ' ਕੇ ਤਬੰਸੁਮ? ਕੋ ਹੈ ਕਯਾ ਐਸੀ ਭੀ ਜਲਦੀ 
ਯੇ ਕਾਫਲੇ ਖੁਸ਼ਬੂ ਕੇ ਠਹਰ ਕਯੂੰ ਨਹੀਂ ਜਾਤੇ ॥ 
ਕੁਛ ਦੀਪ ਜਲਾਨੇ ਕੀ ਖੁਮਾਰ ਅਬ ਹੈ ਜ਼ਰੂਰਤ 
ਆਏ ਹੈਂ ਤੋ ਯੇ ਕਾਮ ਭੀ ਕਰ ਕਯੋ' ਨਹੀਂ ਜਾਤੇ ॥ 


2. ਤਰਫ਼ 2. ਮੁਸਕਾਨ 


45 


46 


ਹੁਸਨ-ਏ-ਮਾਜ਼ੀ' ਕੀ ਰਵਾਯਾਤ£ ਕੋ ਰੋਤੇ ਰਹੀਏ ॥ 
ਉਮਰ ਭਰ ਖਾਬ ਮੇਂ ਪਾਨੀ ਕੋ ਬਿਲੋਤੇ” ਰਹੀਏ ॥ 
ਸੋ ਗਏ ਫੂਲ ਮੁਹੌਂਬਤ ਕੇ ਤੋਂ ਮੁਸ਼ਕਿਲ ਹੋਗੀ 
ਕੋਈ ਕਾਂਟਾ ਸਾ ਬਹਾਰੋ ਕੋ ਚੁਭੋਤੇ ਰਹੀਏ ॥ 


ਜ਼ਿਦਗੀ ਟੂਟ ਗਈ ਦਰਦ ਕੇ ਆਂਸੂ ਬਨਕਰ 
ਇਸ ਕੇ ਬਿਖਰੇ ਹੁਏ ਦਾਨੋਂ ਕੋ ਪਿਰੋਤੇ ਰਹੀਏ ॥ 


ਕੈਸੀ ਜ਼ਰਖੇਜ਼ ਜ਼ਮੀਨੇ ਹੈਂ ਗ਼ਜ਼ਲ ਕੀ ਯਾਰੋ 
ਇਨ ਮੇਂ ਨਾਯਾਬ“ ਗੁਹਰ” ਫਿਕਰ£ ਕੇ ਬੋਤੇ ਰਹੀਏ ॥ 


ਐ ਖ਼ੁਮਾਰ ਅਪਨੀ ਨਿਗਾਹੋਂ ਕੇ ਬਦਲ ਕਰ ਤੇਵਰ 
ਅਪਨੇ ਜਜ਼ਬਾਤ ਸੇ ਨਾਰਾਜ਼ ਭੀ ਹੋਤੇ ਰਹੀਏ ॥ 


1. ਬੀਤੇ, ਸਮੇਂ ਦੀ ਖ਼ੁਬਸੂਰਤੀ, 2. ਪਰਪਰਾਵਾਂ, 3. ਰਿੜਕਣਾ, 4. ਕੀਮਤੀ, 5. 
ਮੋਤੀ, 6. ਚਿਤਨ । 


ਹਵਾ ਕੇ ਨਰਮ ਝੋਂਕੋਂ ਸੇ ਜੋ ਅਕਸਰ ਕਾਂਪਤਾ ਹੋਗਾ॥ 
ਤਨਾ ਉਸ ਪੇੜ ਕਾ ਅਦਰ ਸੇ ਕਿਤਨਾ ਖੋਖਲਾ ਹੋਗਾ॥ 
ਮੈਂ ਲਿਖਤੇ ਲਿਖਤੇ ਕੁਛ ਖਾਲੀ ਜਗਹੇਂ ਕਿਉਂ ਛੋੜ ਜਾਤਾ ਹੂੰ 
ਵੋ ਅਕਸਰ ਮੇਰੀ ਤਹਰੀਰੋਂ! ਕੋ ਪੜ੍ਹ ਕਰ ਸੋਚਤਾ ਹੋਗਾ ॥ 
ਧੂਆਂ ਸਾ ਉਠ ਰਹਾ ਹੈ ਆਜ ਕਲੂ ਮੇਰੇ ਖਯਾਲੋਂ ਸੇ 
ਕਿਸੀ ਮਨਫੀ? ਤਸਵੁਰ” ਨੇ ਕੋਈ ਮੁਸਬਤ' ਛੁਆ ਹੋਗਾ ॥ 
ਦਰੋ ਦੀਵਾਰ ਜਿਸਕੇ ਟੂਟਨੇ ਹੀ ਮੇਂ ਨਹੀਂ ਆਤੇ 
ਜ਼ਰਾ ਸੋਚੋ ਕਿ ਵੋ ਘਰ ਕੈਸੀ ਮਿਟੀ ਸੇ ਬਨਾ ਹੋਗਾ॥ 
ਘਨਾ ਸਾਯਾ ਹਮਾਰੇ ਸਰ ਪ ਹੈ ਜਿਸ ਕਾਲੇ ਬਾਦਲ ਕਾ 
ਨ ਜਾਨੇ ਧੁਪ ਕੀ ਆਂਚੋਂ ਸੇ ਵੋ ਕਿਤਨਾ ਜਲਾ ਹੋਗਾ॥ 


ਤਿਰੀ ਆਲਿਮ” ਨਜ਼ਰ ਸੇ ਖ਼ੂਬ ਮੈਂ ਵਾਕਿਫ ਹੂੰ ਐ ਦੁਨੀਯਾਂ 
ਜੋ ਕੁਛ ਮੈਨੇ ਨਹੀਂ ਲਿੱਖਾ ਵਹੀ ਤੂਨੇ ਪੜ੍ਹਾ ਹੋਗਾ॥ 


ਖ਼ੁਮਾਰ ਉਸ ਦਰ ਪ ਮੈਂ ਯੇ ਸੋਚ ਕਰ ਦਸਤਕ ਨਹੀਂ ਦੇਤਾ 
ਕਿ ਅਪਨੇ ਖੂਾਬ ਕੀ ਬਾਹੋਂ ਮੇਂ ਕੋਈ ਸੋ ਰਹਾ ਹੋਗਾ॥ 


1. ਲਿਖਤਾਂ 2. ਨਫੀ, 3. ਖਿਆਲ, 4. ਪਾਜ਼ਿਟਿਵ 


47 


48 


ਰੁਖ਼ ਸੇ ਖ਼ੁਰਸ਼ੀਦ” ਕੇ ਬਾਦਲ ਜੋ ਸਰਕ ਜਾਤਾ ਹੈ॥ 
ਰਗ ਔਰ ਨੂਰ ਸੇ ਹਰ ਜ਼ੋਰਾ ਚਮਕ ਜਾਤਾ ਹੈ॥ 
ਇਸ ਕਦਰ ਜ਼ੋਰ ਸੇ ਕਧੂੰ ਭਾਗ ਰਹੇ ਹੋ ਲੋਗੋ 
ਵਕਤ ਸੇ ਤੇਜ ਜੋ ਚਲਤਾ ਹੈ ਵੋ ਥਕ ਜਾਤਾ ਹੈ॥ 
ਮੇਜ਼ਿਲੇ' ਰਾਹ ਹੂਈ ਜਾਤੀ ਹੈ ਰਾਹੇ'` ਮਜ਼ਿਲ 


ਰਾਸਤਾ ਅਰ ਕਿਸੀ ਰਾਸਤੇ ਤਕ ਜਾਤਾ ਹੈ॥ 


ਓੜ੍ਹਤੇ ਕੁਛ ਨਹੀਂ ਫੁਟਪਾਥ ਪ ਸੋਨੇ ਵਾਲੇ 
ਖ਼ੁਦ ਬ ਖ਼ੁਦ ਇਨ ਕਾ ਬਦਨ ਖ਼ਾਕ ਸੇ ਢਕ ਜਾਤਾ ਹੈ॥ 


ਮੈਂ ਤੋ ਆਵਾਰਾ ਤਬੀਅਤ ਹੂੰ ਹਰ ਇਕ ਸਿਮਤ” ਚਲੂੰ 
ਏਕ ਰਸਤੇ ਪ ਜੋ ਚਲਤਾ ਹੈ ਭਟਕ ਜਾਤਾ ਹੈ॥ 
ਹਾਥ ਰਖਤੇ ਹੋ ਅਚਾਨਕ ਜੋ ਮਿਰੀ ਆਂਖੋਂ ਪਰ 
ਦਿਲ ਕਿਸੀ ਖ੍ਰਾਬ ਕਾ ਛੂਨੇ ਸੇ ਧੜਕ ਜਾਤਾ ਹੈ॥ 


ਧੂਪ ਕੀ ਧੁਲ ਯਹਾਂ ਉੜਤੀ ਹੈ ਅਕਸਰ ਲੇਕਿਨ 
ਅਬਰ“ ਆ ਜਾਏ ਤੁ ਕੁਛ ਸਾਯਾ ਛਿੜਕ ਜਾਤਾ ਹੈ॥ 


ਖਯਾਲ ਆਗੇ ਜੋ ਹੁਸਨ-ਏ-ਚਮਨ” ਸੇ ਜਾਤਾ ਹੈ॥ 
ਕਲੀ ਕਲੀ ਕਾ ਬਦਨ? ਰਾਸਤੇ ਮੇਂ ਆਤਾ ਹੈ॥ 


ਯੇ ਕੈਸੇ ਸ਼ਹਰ ਮੇਂ ਲਾਈ ਹੈ ਗਰਦਿਸ਼-ਏ-ਦੌਰਾਂ” 
ਨ ਰੂਠਤਾ ਹੈ ਨ ਕੋਈ ਯਹਾਂ ਮਨਾਤਾ ਹੈ॥ 


ਦਿਲਾਯਾ ਯਾਦ ਫਿਰ ਅਪਨੀ ਨਿਗਾਹ ਕੋ` ਮੈਨੇ 
ਜ਼ਮਾਨਾ ਆਂਖ ਝਪਕੜੇ ਹੀ ਭੂਲ ਜਾਤਾ ਹੈ॥ 


ਸੁਲਗਤੀ ਖ਼ਾਹਿਸ਼ੋ` ਕੇ ਖ਼ੰਫ਼ਨਾਕ ਜੈਗਲ ਮੇਂ 
ਖ਼ਯਾਲ ਅਪਨੇ ਹੀ ਸਾਏ ਸੇ ਚੌਂਕ ਜਾਤਾ ਹੈ॥ 
ਰਹ-ਏ-ਹਯਾਤੋਂ“ ਮੇਂ ਤਸ਼ਨਾ” ਰਹਾ ਹੈ ਵੋ ਸ਼ਾਇਦ 
ਕਹਾਨੀਆਂ ਜੋ ਸਬੀਲੋ£ ਕੀ ਅਬ ਸੁਨਾਤਾ ਹੈ॥ 


ਖੁਮਾਰ ਤੇਰਾ ਕਲਾਮ ਤਰਜ਼-ਏ-ਆਮਾਂ ਸੇ ਹਟ ਕਰ 
ਨਈ ਨਜ਼ਰ ਕੌ ਨਯਾ ਰਾਸਤਾ ਦਿਖਾਤਾ ਹੈ॥ 


 = == == === ==% 1. ਬਾਗ ਦਾ ਸੁਹੋਪਣ, 2. ਸਰੀਰ, 3. ਸਮੇਂ ਦਾ ਚੌਕਰ, 4. ਜ਼ਿਦਗੀ ਦੇ ਰਸਤੇ, 5 
1. ਚਿਹਰਾ, 2. ਸੂਰਜ, 3. ਦਿਸ਼ਾ, 4. ਬਦਲ ਪਿਆਸਾ, 6. ਛਬੀਲ, 7. ਆਮ ਤਰੀਕਾ। 


49 50 


ਮਿਲਤਾ ਥਾ ਗਲੇ ਝੂਮ ਕੇ ਜੋ ਬਾਦ-ਏ-ਸਹਰ ਸੇ ॥ 
ਉਸ ਪੇੜ ਕੋ ਹਮਸਾਏ' ਨੇ ਕਟਵਾ ਦੀਆ ਘਰ ਸੇ ॥ 


ਹਰ ਮੌਜ? ਕੇ ਬਦਲੇ ਹੁਏ ਤੇਵਰ” ਕੋ ਸਮਝਿਏ 
ਸੈਲਾਬ“ ਕਾ ਪਾਨੀ ਹੈ ਗੁਜ਼ਰ ਜਾਏ ਨ ਸਰ ਸੇ॥ 


ਸੁਨਤਾ ਹੂੰ ਤੇਰੀ ਬਾਤ ਭੀ ਐ ਜ਼ਹਨ-ਏ-ਪਰੀਸ਼ਾਂ” 
ਆਯਾ ਹੂ ਪਲਟ ਕਰ ਮੈਂ ਅਭੀ ਦਿਲ ਕੇ ਸਫ਼ਰ ਸੇ ॥ 


ਪੂਛੇਂ ਭੀ ਤੋ ਕਿਸ ਕਾਫ਼ਲਾ ਸਾਲਾਰ£ ਸੇ ਪੂਛੇਂ 
ਇਨ ਭੂਲ ਭੂਲਈਓ' ਮੇਂ ਗੁਜ਼ਰਨਾ ਹੈ ਕਿਧਰ ਸੇ ॥ 


ਦੁਨੀਆਂ ਨੇ ਕੀਏ ਜਬ ਸੇ ਕਲਮ” ਹਾਥ ਹਮਾਰੇ 
ਖ਼ਤ ਲਿਖਤੇ ਹੈਂ ਮਹਿਬੂਬ ਕੌ ਹਮ ਅਪਨੀ ਨਜ਼ਰ ਸੇ ॥ 


ਚਿਹਰੇ ਸੇ ਖ਼ੁਮਾਰ ਉਨਕੇ ਉਤਰ ਜਾਏ ਨ ਪਰਦਾ 
ਰਹਤੇ ਹੈਂ ਬਹੁਤ ਲੋਗ਼ ਪਰੀਸ਼ਾਂ ਇਸੀ ਡਰ ਸੇ॥ 


1. ਗਵਾਂਢੀ, 2. ਲਹਿਰ, 3. ਨਜ਼ਰ ਬਦਲੀ ਹੋਈ, ਤਿਊੜੀਆਂ, 4. ਹੜ੍ਹ, 5. 
ਪਰੇਸ਼ਾਨ ਦਿਮਾਗ਼, 6. ਆਗੂ, 7. ਕੋਟ ਦਿੱਤੇ । 


ਅਬ ਭੀ ਜੋ ਹਮਨੇ ਖੇਂਚ ਕੇ ਬਾਂਧਾ ਨ ਕੀਲ ਸੇ॥ 
ਖ਼ੇਮਾ: ਗਿਰੇਗਾ ਸਰ ਪ” ਤਨਾਬੋ” ਕੀ ਢੀਲ ਸੇ ॥ 


ਦਿਲ ਕੇ ਲਬੋਂ“ ਕੋ ਚਾਹੀਏ ਕੁਛ ਤਸ਼ਨਗੀ” ਕੀ ਆਗ 
ਯੇ ਸੋਚ ਕਰ ਗੁਜ਼ਰ ਗਯਾ ਮੈਂ ਹਰ ਸਬੀਲ” ਸੇ ॥ 


ਮਾਲੂਮ ਹੈ ਸਫ਼ਰ ਕੀ ਦਿਲਾਜ਼ਾਰੀਆੰ” ਮੁਝੇ 
ਆਯਾ ਨੂੰ ਅਪਨੇ ਪਾਸ ਮੈਂ ਰਾਹ-ਏ-ਤਵੀਲਾਂ ਸੇ ॥ 
ਲਾਨਾ ਹੈ ਮੌਤੀਓ' ਕੋ ਤਹੋਂ ਸੇ ਨਿਕਾਲ ਕਰ 
ਕੈਕਰ ਅਭੀ ਮਿਲੋ ਹੈਂ ਖਯਾਲੋ` ਕੀ ਝੀਲ ਸੇ ॥ 


ਉਸ ਕੀ ਭੀ ਸੁਨਲੇ ਜੋ ਤੇਰੇ ਸੀਨੇ ਮੇਂ ਹੈ ਖ਼ੁਮਾਰ 
ਟਕਰਾ ਰਹਾ ਹੈ ਸਰ ਕੋ ਬਦਨ ਕੀ ਫਸੀਲ£? ਸੇ ॥ 


1. ਤੇਬੂ, 2. ਸਿਰ ਉਤੇ , 3. ਰੌਸੀਆਂ, 4. ਬੁੱਲ੍ਹ, 5. ਪਿਆਸ, 6. ਛਬੀਲ, 7. ਦਿਲ 
ਦੇ ਦੁਖੜੇ, 8. ਲੈਬਾ ਰਾਹ, 9. ਕੈਧ 


51 


52 


ਜੋ ਪੂਛਤੇ ਹੋ ਕਿ ਮੈਨੇ ਕਹੀਂ ਸੁਨੀ ਤੋ` ਨਹੀਂ ॥ 
ਵੋ ਬਾਤ ਤੁਮਨੇ ਕਿਸੀ ਸੇ ਅਭੀ ਕਹੀ ਤੋ ਨਹੀਂ ॥ 
ਕੁਛ ਇਹਤਿਯਾਤ ਸੇ ਫੇਂਕੀ ਥੀ ਮੈਨੇ ਤੇਰੀ ਤਰਫ਼ 
ਜੋ ਏਕ ਫੂਲ ਕੀ ਪੌਤੀ ਕਹੀਂ ਲਗੀ ਤੋਂ ਨਹੀਂ ॥ 
ਉਜਾੜ ਦਿਲ ਕੀ ਫ਼ਜ਼ਾਓ” ਮੇਂ ਗੁਨਗੁਨਾਤੀ ਹੈ 
ਤੁਮਾਰੀ ਯਾਦ ਕੀ ਆਦਤ ਅਭੀ ਗਈ ਤੋ ਨਹੀਂ ॥ 


ਹਸੀਂ ਖਯਾਲ ਕਿਨਾਏ?- ਤਸੋਵੁਰਾਤ“ ਕੇ ਰੈਗ 
ਹਮਾਰੇ ਪਾਸ ਕਿਸੀ ਚੀਜ਼ ਕੀ ਕਮੀ ਤੋ ਨਹੀਂ॥ 


ਕਿਸੀ ਭੀ ਜਿਸਮ ਕਾ ਸਾਯਾ ਨਜ਼ਰ ਨਹੀਂ ਆਤਾ 
ਹਰੇਕ ਸ਼ਖ਼ਸ ਫ਼ਰਿਸ਼ਤਾ ਹੈ ਆਦਮੀ ਤੋਂ ਨਹੀਂ ॥ 


ਨ ਕਰ ਸਕੂੰਗਾ ਕਿਸੀ ਕੇ ਹਕੂਕ” ਪਰ ਹਮਲਾ 
ਕਿ ਮੈਂ ਖ਼ੁਮਾਰ ਹੂੰ ਮਹਮੂਦ ਗ਼ਜ਼ਨਵੀ ਤੋ ਨਹੀਂ ॥ 


ਜ਼ੰਕ-ਏ-ਤਾਮੀਰ” ਕੇ ਗ਼ੁਲਜ਼ਾਰ ਸਜਾਏ ਹਮਨੇ ॥ 
ਦਿਲ ਮੇਂ ਸਹਰਾਓ? ਕੇ ਭੀ ਫੂਲ ਉਗਾਏ ਹਮਨੇ ॥ 


ਜ਼ਿੰਦਗੀ ਤੇਰੇ ਲੀਏ ਦਰਦ 
ਅਪਨੇ ਗੀਤੋ” ਕੇ ਤਬੌਸੁਮ” 


ਕੇ ਕਿਤਨੇ ਚਿਹਰੇ 
ਮੇਂ ਛੁਪਾਏ ਹਮਨੇ ॥ 
ਖੁਦ ਕੌ ਤਾਮੀਰ ਕੀਆ ਜੋੜ ਕੇ ਲਮਹਾ ਲਮਹਾ 
ਨਕਸ਼ ਤਹਜ਼ੀਬ“ ਕੇ ਸਦੀਓਂ ਮੇਂ ਬਨਾਏ ਹਮਨੇ ॥ 


ਲੇਕੇ ਅਗੜਾਈ ਉਠੇ ਜੈਸੇ ਗੁਲੋਂ' ਮੇਂ ਖੁਸ਼ਬੂ 
ਕਿਤਨੇ ਸੋਏ ਹੁਏ ਅਲਫ਼ਾਜ਼= ਜਗਾਏ ਹਮਨੇ ॥ 
ਐ ਖ਼ੁਮਾਰ ਉਨਸੇ ਝਲਕਤੀ ਹੈ ਬਲਾ ਕੀ ਮਸਤੀ 
ਤੂਨੇ ਜੋ ਗੀਤ ਲਿਖੇ ਝੂਮ ਕੇ ਗਾਏ ਹਮਨੇ॥ 


1. ਧਿਆਨ ਦਾ ਮਾਹੌਲ 2.ਇਰਦ-ਗਿਰਦ 3. ਸੁਹਣੇ, 4. ਖਿਆਲਾਂ ਦੇ ਰਗ, 5. 1.ਉਸਾਰਨ ਦਾ ਸ਼ੋਂਕ , 2. ਵੀਰਾਨੀ ਜੰਗਲ, 3. ਮੁਸਕਰਾਹਟ, 4. ਸਭਿਆਚਾਰ, 
ਹੌਕ ਦਾ ਬਹੁਵਚਨ-ਅਧਿਕਾਰ 5. ਸ਼ਬਦ | 


53 54 


ਬੇਦਾਰ' ਹੂਏ ਨਗ਼ਮੇ ਪੌਥਰ ਕੀ ਜ਼ੁਬਾਨੋਂ ਮੇ'॥ 
ਪਹੁੰਚੀ ਜੋ ਸਦਾ? ਮੇਰੇ ਸੋਏ ਹੁਏ ਕਾਨੋਂ ਮੇਂ ॥ 


ਹਰ ਸ਼ੇਅਰ ਕੇ ਸੀਨੇ ਮੇਂ ਦਿਲ ਬਨਕੇ ਧੜਕਤਾ ਹੂੰ 
ਮਹਿਸੂਸ ਕਰੋ ਮੁਝ ਕੋ ਨਗ਼ਮੋ ਮੇਂ ਤਰਾਨੋ ਮੇਂ ॥ 


ਮਿਲਨਾ ਹੈ ਤੋ ਦਸਤਕ ਦੋ ਤੁਮ ਬਾਦ-ਏ-ਸਬਾ” ਬਨ ਕਰ 
ਖ਼ੁਸ਼ਬੂ ਕਾ ਬਸੇਰਾ ਹੈ ਫੂਲੋਂ'` ਕੇ ਮਕਾਨੋ" ਮੇ॥ 


ਇਸ ਦੌਰ ਕੀ ਖ਼ਾਮੋਸ਼ੀ ਕਿਸ ਤਾਕ ਮੇ' ਹੈ ਯਾਰੋ 
ਦਮ ਸਾਧ ਕੇ ਬੈਠੇ ਹੈਂ ਕਧੂ ਤੀਰ ਕਮਾਨੋਂ ਮੋ ॥ 


ਦੇਖਾ ਹੈ ਖ਼ੁਮਾਰ ਅਪਨੀ ਆਖੋਂ` ਨੇ ਦਰਾਰੋਂ ਸੇ 
ਦਿਲ ਮੋਮ ਕੇ ਹੋਤੇ ਹੈਂ ਜਿਸਮੇਂ ਕੀ ਚਟਾਨੋਂ ਮੇਂ ॥ 


1. ਜਾਗਤ, 2. ਆਵਾਜ਼, 3. ਸਵੇਰ ਦੀ ਹਵਾ, 


ਸੁਬਹੋ ਬਨ ਕਰ ਮੁਸਕਰਾਏਂ ਜ਼ੁਲਮਤੋਂ” ਕੇ ਸ਼ਹਰ ਮੇ ॥ 
ਜੋ ਦੀਏ ਹਮਨੇ ਜਲਾਏ ਆਂਧੀਓਂ ਕੇ ਸ਼ਹਰ ਮੇਂ ॥ 
ਚਲਤੇ ਚਲਤੇ ਸਾਂਸ ਫੂਲੇਂਗੀ ਵਹਾਂ ਯੇ ਸੋਚ ਲੋ 
ਲੈਬੇ ਲੈਬੇ ਰਾਸਤੇ ਹੈਂ ਖਾਹਿਸ਼ੋਂ ਕੇ ਸ਼ਹਰ ਮੇ ॥ 
ਦੌਸਤੋ ਆਓ ਤਰਾਸ਼ੇ` ਪੌਥਰੋ” ਸੇ ਆਈਨੇ? 
ਜ਼ਿੰਦਗੀ ਵੋ ਹੈ ਜੋ ਬੀਤੇ ਤਜਰਬੋਂ' ਕੇ ਸ਼ਹਰ ਮੇਂ ॥ 
ਜਿਸ ਸੇ ਮਿਲੀਏ ਮੋਮ ਪੋਥਰ ਜਿਸ ਕੋ ਦੇਖੋ ਝੂਠ ਸੋਚ 
ਖੁਬਸੂਰਤ ਸਾ ਧੁੰਆ ਹੈ ਕਹਕਹ” ਕੇ ਸ਼ਹਰ ਮੇ ॥ 
ਬਾਤ ਭੀ ਕਰਤੇ ਹੈਂ ਅਬ ਤੋਂ ਥਰਥਰਾਤੀ ਹੈ ਜ਼ੁਬਾਂ 
ਕਾਟ ਦੀ ਇਕ ਉਮਰ ਹਮਨੇ ਜ਼ਲਜ਼ਲੋਂ” ਕੇ ਸ਼ਹਰ ਮੇਂ। 


ਆਈਨਾ ਕਯਾ ਤੂਨੇ ਲੋਗੋਂ ਕੋ ਦਿਖਾਯਾ ਐ ਖ਼ੁਮਾਰ 
ਭੀੜ ਸੀ ਹੋਨੇ ਲਗੀ ਸੂਰਤਗਰੋਂ” ਕੇ ਸ਼ਹਰ ਮੇਂ । 


1. ਹਨੌਰੇ, 2. ਸ਼ੀਸ਼ੇ, 3. ਹਾਸੇ, 4., ਭੂਚਾਲ, 5. ਚਿਤਰਕਾਰ 


55 


56 


ਸੋ ਜਾਓਗੇ ਤੁਮ ਸ਼ਬ' ਕੋ ਅਗਰ ਪਰਦੇ ਗਿਰਾ ਕਰ ॥ 
ਫਿਰ ਚਾਂਦ ਪਲਟ ਜਾਏਗਾ ਦਹਿਲੀਜ਼ ਪ ਆ ਕਰ॥ 


ਆਹੈਗ? ਕਈ ਜੀਸਤ£ ਮੇਂ ਪਿਨਹਾਂ” ਹੈ ਮਗਰ ਹਮ 
ਰਖਤੇ ਹੈਂ ਫਕਤ” ਸਾਜ਼ ਕੇ ਇਕ ਸੁਰ ਕੋ ਦਬਾ ਕਰ ॥ 


ਇਸ ਦੌਰ ਕੀ ਆਖੋਂ ਮੇਂ ਹੈ ਬਰਸਾਤ ਕਾ ਮੌਸਮ 
ਐ ਜ਼ੀਸਤ” ਮਿਰੀ ਮੁਝ ਸੇ ਜਰਾ ਹੈਸ ਕੇ ਮਿਲਾ ਕਰ॥ 


ਫਰਦਾ? ਕੀ ਅਮਾਨਤ ਹੈਂ ਮਿਰੀ ਫ਼ਿਕਰ ਕੇ ਗ਼ੌਹਰ£ 
ਲਾਯਾ ਹੁ ਇਨਹੇਂ ਸ਼ੇਅਰ ਕੇ ਪਰਦੇ ਮੇਂ ਛੁਪਾ ਕਰ ॥ 


ਐ ਸ਼ੀਸ਼ੇ ਤਿਰੀ ਜ਼ਾਤ ਕੇ ਗ਼ਮਖਾਰ ਹੋ ਪੌਥਰ 
ਪੈਦਾ ਹੀ ਨ ਹਾਲਾਤ ਹੋ ਐਸੇ ਯੇ ਦੁਆ ਕਰ॥ 
ਕਾਗਜ਼ ਪ ਖ਼ੁਮਾਰ ਇਨ ਕੇ ਬਦਨ ਝੂਮ ਰਹੇ ਹੈਂ 
ਕਯਾ ਚੀਜ਼ ਹੈ ਲਾਏ ਹੋ ਜੋ ਲਫ਼ਜ਼ੋਂ ਕੋ ਪਿਲਾ ਕਰ॥ 


ਗ਼ਮ ਕੀ ਦੀਵਾਰ ਸੇ ਟਕਰਾ ਕੇ ਉਭਰ ਜਾਏਗੀ ॥ 
ਜ਼ਿੰਦਗੀ ਟੂਟ ਕੇ ਬਿਖਰੀ ਤੋਂ ਸਵਰ ਜਾਏਗੀ ॥ 
ਇਸ ਕਦਰ ਚੋਟ ਨ ਪੌਥਰ ਕੋ ਲਗਾ ਐ ਬੁਤਗਰ” 
ਹੈ ਜੋ ਤਸਵੀਰ ਨਿਹਾਂ! ਇਸ ਮੇਂ ਵੋ ਡਰ ਜਾਏਗੀ ॥ 
ਮੁਝ ਕੋ ਲਮਹਾਤ” ਕੀ ਮੌਜੋੱ ਮੇਂ ਡਬੋਨੇ ਵਾਲੇ 
ਮੇਰੀ ਆਵਾਜ਼ ਭੀ ਕਯਾ ਡੂਬ ਕੇ ਮਰ ਜਾਏਗੀ ॥ 


ਕਿਸ ਕੋ ਮਾਲੂਮ ਥਾ ਖਾਬੋਂ ਕੀ ਰੁਪਹਿਲੀ" ਦੁਨੀਆਂ 
ਸਾਮਨੇ ਆਏਗੀ ਤੋ ਦਿਲ ਮੇਂ ਉਤਰ ਜਾਏਗੀ ॥ 


ਵਕਤ ਕੀ ਆਗ ਸੇ ਖਲਯਾਨ ਬਚਾ ਲੋ ਵਰਨਾ 
ਬਾਦਿ ਸਰਸਰ?£ ਮੇਂ ਕੋਈ ਕਾਮ ਯੇ ਕਰ ਜਾਏਗੀ ॥ 


ਕੌਚਾ ਰਸਤਾ ਹੈ ਖ਼ੁਮਾਰ ਇਸ ਪ ਸਭਲ ਕਰ ਚਲੀਏ 
ਉੜ ਗਈ ਖ਼ਾਕ ਤੋਂ ਚਿਹਰੇ ਪ ਬਿਖਰ ਜਾਏਗੀ ॥ 


1. ਰਾਤ, 2. ਅਲਾਪ, 3. ਜੀਵਨ, 4. ਛੁਪਿਆ ਹੋਇਆ, 5. ਸਿਰਫ਼, 6. ਜ਼ਿਦਗੀ, 


7. ਆਉਣ ਵਾਲਾ ਕੱਲ੍ਹ, 8. ਮੋਤੀ, 9. ਹਮਦਰਦ 1. ਬੁਤਤ੍ਰਾਸ਼, 2. ਛੁਪੀ ਹੋਈ, 3. ਪਲ, ਛਿਨ, 4. ਸੁੰਦਰ 5. ਤੇਜ਼ ਹਨੇਰੀ 


57 58 


ਤਾਜ਼ਾ ਹਸੀਂ ਸ਼ਗੁਫ਼ਤਾ- ਖਯਾਲੋ' ਕੋ ਲਾਈਏ ॥ 
ਦਿਲ ਮੇਂ ਨਿਸ਼ਾਤਿ-ਗ਼ਮ ਕੇ ਉਜਾਲੋਂ ਕੋ ਲਾਈਏ ॥ 


ਖੁਸ਼ਬੂ ਕਾ ਜਿਸਮ ਨੋਚਨੇ ਵਾਲੇ ਹੈਂ ਬੇਸ਼ੁਮਾਰ 
ਕਲੀਓ' ਕਾ ਗ਼ਮ ਖਰੀਦਨੇ ਵਾਲੋ' ਕੋ ਲਾਈਏ ॥ 
ਪਹਲੇ ਲਬੋਂ” ਕੌ ਪਿਯਾਸ ਕੀ ਇਕ ਆਂਚ ਦੀਜੀਏ, 
ਫਿਰ ਪਿਯਾਰ ਸੇ ਛਲਕਤੇ ਪਯਾਲੋ' ਕੋ ਲਾਈਏ ॥ 
ਹੋਂਗੇ ਰਾਹ-ਏ-ਹਯਾਤ“ ਮੇਂ ਰੌਸ਼ਨ ਕਈ ਚਰਾਗ਼ 


ਤਲਵੋ' ਪ ਅਪਨੇ ਅਜ਼ਮ” ਕੇ ਛਾਲੋਂ ਕੋ ਲਾਈਏ ॥ 


ਉੱਚੇ ਕਲਸ ਤੋ ਅਰਸ਼ ਕੇ ਹੈਂ ਹਮਨਫ਼ਸ£ ਖ਼ੁਮਾਰ 
ਟੂਟੇ ਹੂਏ ਦਿਲੋਂ ਕੇ ਸ਼ਿਵਾਲੋਂ” ਕੌ ਲਾਈਏ ॥ 


1. ਖਿੜੇ ਹੋਏ, 2. ਗ਼ਮ ਦੀ ਖੁਸ਼ੀ, 3. ਬ੍ਲ੍ਹ, 4. ਜ਼ਿਦਗੀ ਦਾ ਰਾਹ, 5. ਹੌਸਲਾ 
6. ਹਮ ਜਿਣਸ, ਦੋਸਤ, 7. ਮਦਰ 


ਮੁਝੇ ਮੈਂ ਖ਼ੁਦ ਕਿ ਕੋਈ ਹਮਸਫ਼ਰ ਸੋਨੇ ਨਹੀਂ ਦੇਤਾ ॥ 
ਨ ਜਾਨੇ ਕੌਨ ਹੈ ਜੋ ਰਾਤ ਭਰ ਸੋਨੇ ਨਹੀਂ ਦੇਤਾ ॥ 
ਮੈਂ ਕੈਸੇ ਬਦ ਕਰਲੂੰ ਮੁਤਜ਼ਿਰ' ਆਖੋਂ' ਕੇ ਦਰਵਾਜ਼ੇ 
ਮਿਰੇ ਦਿਲ ਕੋ ਖਯਾਲਿ-ਮੁਤਜ਼ਰ? ਸੋਨੇ ਨਹੀਂ ਦੇਤਾ ॥ 


ਜੋ ਗਠਰੀ ਬਾਂਧ ਕਰ ਮਿਟੀ ਕੀ ਅਪਨੇ ਸਾਥ ਲਾਯਾ ਹੈ 
ਮੁਸਾਫ਼ਰ ਕੋ ਵੋ ਸਾਮਾਨਿ ਸਫ਼ਰ ਸੋਨੇ ਨਹੀਂ ਦੇਤਾ ॥ 
ਸੁਹਾਨੇ ਖ਼ਾਬ ਕੇ ਜ਼ਾਨੂੰ” ਪ ਰਖ ਦੇਤਾ ਹੂੰ ਸਰ ਅਪਨਾ 
ਹਜੂਮ-ਇ-ਗ਼ਮ' ਕਾ ਸ਼ੋਰੋਗ਼ੁਲ” ਮਗਰ ਸੋਨੇ ਨਹੀਂ ਦੇਤਾ॥ 
ਸ਼ਬ-ਇ-ਫ਼ੁਰਕਤ£ ਯੇ ਫੁਰਸਤ ਹੀ ਕਹਾਂ ਕਿ ਆਖ ਲਗ ਜਾਏ 
ਵੋ ਜਬ ਹੋ ਪਾਸ ਤੋ ਖ਼ੌਫ਼-ਇ-ਸਹਰ” ਸੋਨੇ ਨਹੀਂ ਦੇਤਾ ॥ 
ਬਹਾਰੋਂ ਕਾ ਤਬੋਸੁਮ” ਔਰ ਬਰਸਾਤੋ' ਕੀ ਨਮ ਆਖੇਂ 
ਖ਼ੁਮਾਰ ਇਨ ਸੇ ਬਿਛੜ ਜਾਨੇ ਕਾ ਡਰ ਸੋਨੇ ਨਹੀਂ ਦੇਤਾ ॥ 


1. ਇਤਜ਼ਾਰ, 2. ਜਿਸ ਦੀ ਉਡੀਕ ਕੀਤੀ ਜਾਵੇ, 3. ਪਟ, 5. ਗ਼ਮਾਂ ਦੀ ਭੀੜ, 5. 
ਸ਼ੋਰਸ਼ਰਾਬਾ, 6. ਵਿਛੋੜੇ ਦੀ ਰਾਤ, 7. ਸਵੇਰ ਹੋ ਜਾਣ ਦਾ ਡਰ, 8. ਮੁਸਕਾਨ 


59 


60 


ਨਜ਼ਰ ਹੈ ਆਜ ਭੀ ਐ ਜ਼ਿਦਗੀ ਇਸ ਉਲਝਨ ਮੇ ॥ 
ਕਸ਼ਿਸ਼' ਹੈ ਤੇਰੀ ਕਲਾਈ ਮੇਂ ਤੇਰੇ ਕੇਗਨ ਮੇਂ ॥ 
ਵੋ ਮੇਰੀ ਫ਼ਿਕਰ” ਕੀ ਆਖੋਂ ਮੇਂ ਅਬ ਭੀ ਪਲਤਾ ਹੈ 
ਜੋ ਏਕ ਖ਼ਾਬ ਸਾ ਦੇਖਾ ਥਾ ਮੈਨੇ ਬਚਪਨ ਮੇਂ ॥ 
ਮੇਰੇ ਮਕਾਨ ਸੇ ਉੱਚੇ ਮਕਾਨ ਕੇ ਮਾਲਿਕ 
ਨ ਫ਼ੇਂਕ ਸੈਗ” ਮੇਰੀ ਦੋਸਤੀ ਕੇ ਆਂਗਨ ਮੇਂ ॥ 
ਕਿਸੀ ਨਜ਼ਰ ਕੋ ਭੀ ਖਾਤਿਰ ਮੇਂ ਜੋ ਨਹੀਂ ਲਾਤੇ, 
ਕੁਛ ਐਸੇ ਫੂਲ ਭੀ ਖਿਲਤੇ ਹੈਂ ਸਹਨ-ਏ-ਗੁਲਸ਼ਨ" ਮੇਂ ॥ 
ਭੜਕ ਉਠੇ ਨ ਕਹੀਂ ਫਿਰ ਸੇ ਆਗ ਯਾਦੋ` ਕੀ 
ਖ਼ੁਮਾਰ ਫੇਂਕ ਨ ਚਿਗਾਰੀਯਾਂ ਸੀ ਈੱਧਨ ਮੋ ॥ 


1. ਖਿੱਚ, 2. ਚਿਤਨ, 3. ਪਥਰ, 4. ਬਾਗ ਦਾ ਵਿਹੜਾ । 


ਸਹਰਾਓਂ” ਸੇ ਖੁਸ਼ਬੂ ਕਾ ਚਮਨ ਮਾਂਗ ਰਹਾ ਹੈ॥ 
ਦੀਵਾਨਾ ਔਧੇਰੋਂ ਸੇ ਕਿਰਨ ਮਾਂਗ ਰਹਾ ਹੈ॥ 
ਹਰ ਸ਼ਖਸ ਛੁਪਾਨੇ ਕੇ ਲੀਏ ਅਪਨੇ ਬਦਨ ਕੋ 
ਉਜਲਾ ਸਾ ਕੋਈ ਔਰ ਬਦਨ? ਮਾਂਗ ਰਹਾ ਹੈ॥ 
ਜਜ਼ਬਾਤ ਕੋ ਜਾਗਾ ਹੁਆ ਰਖਨੇ ਕੇ ਲੀਏ ਦਿਲ 
ਫੂਲੋ' ਸੇ ਮੁਹੌਬਤ ਕੀ ਚੁਭਨ ਮਾਂਗ ਰਹਾ ਹੈ॥ 
ਡਰ ਹੈ ਕਿ ਬਦਨ ਧੁਪ ਸਾ ਜਲ ਜਾਏ ਨ ਖੁਦ ਸੇ 
ਬਾਦਲ ਸੇ ਕੋਈ ਸਾਂਵਲਾਪਨ ਮਾਂਗ ਰਹਾ ਹੈ॥ 
ਜਿਸ ਫਠ ਸੇ ਤਰਾਸ਼ੇ ਹੈਂ ਖ਼ੁਮਾਰ ਆਪਨੇ ਪੈਕਰ” 
ਯੇ ਦੌਰ ਵਹੀ ਨੁਦਰਤ-ਏ-ਫਨ” ਮਾਂਗ ਰਹਾ ਹੈ॥ 


1. ਮਾਰੂਥਲ , 2. ਜਿਸਮ, 3. ਕਲਾ ਦੀ ਨਵੀਨਤਾ 4. ਲਿਬਾਸ 


61 


62 


ਖੁਦ ਅਪਨੇ ਆਪ ਕੋ ਇਕ ਆਗ ਸੀ ਲਗਾ ਦੇਗਾ ॥ 
ਅਜੀਬ ਸ਼ਖਸ ਹੈ ਵੋ ਫਿਰ ਇਸੇ ਹਵਾ ਦੇਗਾ॥ 


ਚਲਾ ਭੀ ਜਾਊ ਅਗਰ ਤੁਝ ਸੇ ਦੂਰ ਐ ਹਮਦਮ 
ਮਿਰੇ ਖਯਾਲ ਸੇ ਕਹਨਾ ਮੁਝੇ ਬੁਲਾ ਦੇਗਾ॥ 


ਸ਼ਊਰ-ਏ-ਦਿਲ” ਕਾ ਜਬੀਂ ਪਰ ਦੀਆ ਜੋ ਰੌਸ਼ਨ ਹੈ 
ਵੋ ਮੇਰੇ ਘਰ ਕਾ ਮੁਝੇ ਰਾਸਤਾ ਦਿਖਾ ਦੇਗਾ॥ 


ਅਦਾ ਅਦਾ ਸੇ ਮਿਲਾ ਆਂਖ ਜ਼ਿਦਗੀ ਮੁਝ ਸੇ 
ਨਜ਼ਰ ਨਜ਼ਰ ਸੇ ਮਿਰਾ ਦਿਲ ਤੁਝੇ ਦੁਆ ਦੇਗਾ ॥ 


<< 


ਖ਼ੁਮਾਰ ਅਸ਼ਕ” ਮੁਹੌਂਬਤ ਕੇ ਰੌਸ਼ਨੀ ਦੇ'ਗੇ 
ਜ਼ਮਾਨਾ ਚਾਂਦ ਸਿਤਾਰੋਂ ਕੋ ਜਬ ਬੁਝਾ ਦੇਗਾ॥ 


1. ਦਿਲ ਦਾ ਸਲੀਕਾ, 2. ਮੌਥਾ, 3. ਹੈਝੂ । 


ਹੈ ਸਰਾਪਾ” ਨੂਰ ਮੇਂ ਲਿਪਟਾ ਹੂਆ॥ 
ਡੂਬਤਾ ਸੂਰਜ ਹੋ ਯਾ ਉਗਤਾ ਹੂਆ॥ 


ਨੀਂਦ ਸੇ ਭੀ ਆਦਮੀ ਮਹਰੂਮ” ਹੈ 
ਇਸ ਕਦਰ ਯੇ ਦੌਰ ਹੈ ਜਾਗਾ ਹੁਆ॥ 


ਕੌਨ ਹੈ ਇਸ ਬੁਤਕਦੇ” ਮੇ ਬੇਲਿਬਾਸ“ 
ਸਬਨੇ ਅਪਨਾ ਜਿਸਮ ਹੈ ਓੜ੍ਹਾ ਹੁਆ॥ 


ਜਬ ਉਠਾ ਸੋ ਕਰ ਮੈਂ ਗਹਰੀ ਨੀਂਦ ਸੇ 
ਥਾ ਨਜ਼ਰ ਕਾ ਜ਼ਾਇਕਾ ਬਦਲਾ ਹੂਆ॥ 


ਲਿਖ ਰਹਾ ਹੂੰ ਜ਼ਿੰਦਗੀ ਕੀ ਦਾਸਤਾਂ 
ਜ਼ਿਕਰ ਮੋ ਅਹਸਾਸ ਕੋ ਬੁਨਤਾ ਹੁਆ॥ 


ਜੁਸਤਜੂ”-ਏ-ਨੂਰ ਮੇਂ ਹੂੰ ਗਾਮਜ਼ਨ£ 
ਕਹਕਸ਼ਾਂ` ਦਰ ਕਹਕਸ਼ਾਂ ਉੜਤਾ ਹੂਆ॥ 


ਹਰ ਕਿਰਨ ਹੈ ਆਜ ਕੀ ਅਪਨੀ ਖੁਮਾਰ 
ਕਲ ਕਾ ਸੂਰਜ ਕਿਸਨੇ ਹੈ ਦੇਖਾ ਹੂਆ॥ 


1. ਪੂਰਾ ਵਜੂਦ, 2. ਵੇਚਿਤ, 3. ਮਦਰ, 4. ਨੰਗਾ, 5. ਤਲਾਸ਼, 6. ਚੌਲ ਰਿਹਾ, 7. 
ਆਕਾਸ਼ਰੀਗਾ। 


63 


ਕੌਨ ਆਯਾ ਹੈ ਖੁਦ ਹੁਸਨ ਕੇ ਦਰਵਾਜ਼ੇ ਪ ਚਲ ਕੇ ॥ 
ਦੇਖੋ ਤੋ ਸਹੀ ਅਪਨੇ ਹਿਜਾਬੋਂ: ਸੇ ਨਿਕਲ ਕੇ ॥ 


ਹਮ ਤੇਰੀ ਹਿਫ਼ਾਜ਼ਤ” ਕੇ ਲੀਏ ਵਕਤ ਕੀ ਖੁਸ਼ਬੂ 
ਹਰ ਦੌਰ ਮੇਂ ਆਏ ਹੈਂ ਨਯਾ ਰੂਪ ਬਦਲ ਕੇ ॥ 


ਟੂਟੇ ਹੂਏ ਸਬ ਖਾਬ ਕੇ ਮਲਬੇ ਮੇਂ ਪੜੋ` ਹੈਂ 
7ਕੇ” ਜੋ ਬਨਾਏ ਥੇ ਕਭੀ ਸ਼ੀਸ਼ ਮਹਲ ਕੇ ॥ 


ਰਿ 


ਇਸ ਦੌਰ ਕੀ ਰਾਹੋਂ ਕਾ ਤਕਾਜ਼ਾ“ ਹੈ ਕਿ ਚਲੀਏ 
ਪਾਰੀਨਾ” ਰਿਵਾਯਾਤ” ਸੇ ਬਚ ਬਚ ਕੇ ਸੈਭਲ ਕੇ ॥ 
ਕਯਾ ਤੂਨੇ ਬਖੇਰੇ ਹੈਂ ਖ਼ੁਮਾਰ ਅਪਨੀ ਨਜ਼ਰ ਸੇ 
ਸਫ਼ਹਾਤ” ਕੀ ਚਾਦਰ ਪ ਇਸ਼ਾਰਾਤ” ਗ਼ਜ਼ਲ ਕੇ ॥ 


1. ਪਰਦਾ ਸ਼ਰਮ, ਹਯਾ, 2. ਰੌਖਿਆ, 3. ਨਕਸ਼ੇ, 4. ਜ਼ਰਰਤ , 5 . ਪੁਰਾਣੀਆਂ, 6. 
ਰਵਾਇਤਾਂ, 7. ਪੈਨੇ, 8. ਇਸ਼ਾਰੇ। 


65 


੮੬ 


ਨਏ ਬਦਨ ਮੇ ਤੁਝ ਜਿੰਦਗੀ ਉਤਾਰੇਗੇ ॥ 
ਤੇਰੇ ਮਿਜਾਜ਼ ਕੋ ਬਿਗੜੇ ਹੂਏ ਸੇ ਵਾਰੇਗੇ ॥ 


ਹਰੂਫ਼' ਨਾਮ ਕੇ ਮੈਨੇ ਉਨ੍ਹੀਂ ਮੈਂ ਬਾਂਟ ਦੀਏ 
ਜਿਨ੍ਹ ਥੀ ਜ਼ਿਦ ਕਿ ਮੁਝੇ ਨਾਮ ਸੇ ਪੁਕਾਰੇਂਗੇ ॥ 
ਕਮਾਲ-ਏ-ਜ਼ਰਫ਼-ਏ-ਮੁਹੌਬਤ? ਭੀ ਦੇਖਨਾ ਐ ਦੋਸਤ 


=੩ 


ਤੇਰੇ ਬਗ਼ੈਰ ਭੀ ਹਮ ਜ਼ਿੰਦਗੀ ਗੁਜ਼ਾਰੇਗੇ ॥ 


ਗ਼ਜ਼ਲ ਸਰਾਈ ਕਾ ਜਬ ਭੀ ਮੁਕਾਬਲਾ ਹੋਗਾ 
ਖ਼ੁਮਾਰ ਅਪਨੀ ਹੀ ਤਰਜ਼ਿ ਸੁਖ਼ਨ” ਸੇ ਹਾਰੇੱਂਗੇ॥ 


1. ਔਖਰ, 2. ਪਿਆਰ ਦੀਆਂ ਉਚੀਆਂ ਕਦਰਾਂ ਦਾ ਕਮਾਲ, 3. ਕਾਵਿ ਕਲਾ 


66 


ਏ ਦੁਸ਼ਮਨਿ ਜਾਂ ਮਿਲਤੇ ਹੈ ॥ 
ਜੋ ਦੋਸਤ ਕਹਾਂ ਮਿਲਤੇ ਹੈਂ ॥ 


ਦੋਸਤੀ ਓੜ੍ਹੋ ਹੂ 
ਦੋਸਤੇ ਹੋਤੇ ਹੈਂ 
ਯੇ ਤੋਂ ਪੌਥਰ ਕੀ ਦੁਕਾਨੇ ਹੈਂ ਯਹਾਂ ਸੇ ਆਗੇ 
ਏਕ ਬਾਜ਼ਾਰ ਹੈ ਆਈਨੇ' ਜਹਾਂ ਮਿਲਤੇ ਹੈਂ ॥ 
ਪਰ ਤਪ ਵਾ ਗਾਣਾ 
ਅਬ ਭੀ ਬਰਸਾਤ ਕੇ ਮੌਸਮ ਮੇਂ` ਵਹਾਂ ਮਿਲਤੇ ਹੈਂ ॥ 
ਐਸੇ ਟਕਰਾਏ ਮਿਰੀ ਜੀਸਤ? ਕੇ ਲਮਹੇ” ਮੁਝ ਸੇ 
ਜੈਸੇ ਮੈਦਾਂ ਮੇਂ ਜਵਾਨੋਂ ਸੇ ਜਵਾਂ ਮਿਲਤੇ ਹੈਂ ॥ 
ਕਾਰਖਾਨੋ` ਕੀ ਧੁ ਆਂਧਾਰ ਫ਼ਿਜ਼ਾ ਮੈ ਯਾਰੋ 
ਦੂਧ ਸੇ ਧੋਏ ਹੂਏ ਚਿਹਰੇ ਕਹਾਂ ਮਿਲਤੇ ਹੈਂ ॥ 
ਵੋ ਹੈ ਵਾਬਸਤਾ“ ਕਿਸੇ ਅਹਲ-ਏ-ਜ਼ਬਾਂ” ਸੇ ਸ਼ਾਇਦ 


ਉਸ ਕੀ ਹਰ ਬਾਤ ਮੇਂ ਅਲਫ਼ਾਜ਼ ਰਵਾਂ ਮਿਲਤੇ ਹੈ ॥ 


ਵਕਤ ਕੀ ਗਰਦ ਨੇ ਕੋਸ਼ਿਸ਼ ਤੋ ਬਹੁਤ ਕੀ ਲੇਕਿਨ 
ਦਿਲ ਪ ਹਲਕੇ ਸੇ ਖ਼ੁਮਾਰ ਅਬ ਭੀ ਨਿਸ਼ਾਂ ਮਿਲਤੇ ਹੈਂ ॥ 


1. ਸ਼ੀਸ਼ੇ, 2. ਜ਼ਿਦਗੀ, 3 ਪਲ, 4 .ਸਬਧਿਤ, 5. ਜ਼ਬਾਨ ਵਾਲੇ , ਭਾਸ਼ਾ ਵਿਗਿਆਨੀ 


ਵੇ ਜੋ ਲਗਤਾ ਹੈ ਫੂਲ ਬਾਹਰ ਸੇ॥ 
ਕਿਸਨੇ ਦੇਖਾ ਹੈ ਉਸ ਕੋ ਅਦਰ ਸੇ॥ 
ਪਯਾਰ ਕਾ ਦਰਸ” ਲੋਗ ਦੇਤੇ ਹੈਂ 


੮੭ ੮: 


ਅੰਰ ਫਿਰ ਮਾਰਤੇ ਹੈਂ ਪਥਰ ਸੇ॥ 


ਪਹਲੇ ਕਹਤੇ ਜੋ ਕੁਛ ਭੀ ਕਰਨਾ ਥਾ 
ਅਬ ਤੋਂ ਪਾਨੀ ਗੁਜ਼ਰ ਗਯਾ ਸਰ ਸੇ ॥ 


ਪੇੜ ਬੋਯਾ ਥਾ ਕਲ ਜੋ ਆਂਗਨ ਮੇਂ 
ਅਬ ਹਮੇੱ' ਦੇਖਤਾ ਹੈ ਉਪਰ ਸੇ॥ 
ਯੂੰ ਸਮਝੀਏ ਕਿ ਜਿਸਮ ਜ਼ਿੰਦਾ ਹੈ 
ਆਦਮੀ ਮਰ ਚੁਕਾ ਹੈ ਐਦਰ ਸੇ॥ 


ਤਮ ਅਗਰ ਰਾਸਤਾ ਨਹੀ ਦੋਗੇ 
ਫਿਰ ਭੀ ਨਿਕਲੇਗੇ ਹਮ ਬਰਾਬਰ ਸੇ ॥ 
ਅਬ ਤੋਂ ਰਸਮਨ? ਹੀ ਲੋਗ ਛੂਤੇ ਹੈਂ 
ਅਪਨਾ ਸਾਗਰ ਕਿਸੀ ਕੇ ਸਾਗਰ ਸੇ॥ 
ਏਕ ਮਜ਼ਿਲ ਬਨਾਲੀ ਰਸਤੇ ਮੇ 
ਮਿਲ ਕੇ ਰਹਰੌ” ਨੇ ਅਪਨੇ ਰਹਬਰ“ ਸੇ॥ 


ਹਰ ਸਮਝਦਾਰ ਆਦਮੀ ਯਾਰੋ 
ਸੁਬਹ ਉਠਤਾ ਹੈ ਅਪਨੇ ਬਿਸਤਰ ਸੇ ॥ 


ਐ ਖੁਮਾਰ ਆਏ ਭੀ ਅਗਰ ਜੀ ਮੇਂ 
ਭਾਗ ਕਰ ਜਾਏ ਗੇ ਕਹਾਂ ਘਰ ਸੇ॥ 


1. ਸਬਕ, 2. ਰਸਮੀ, 3. ਰਾਹ ਵਿਚ ਚਲਨੇ ਵਾਲੇ, 4. ਰਾਹ ਦਿਖਾਣ ਵਾਲਾ । 


67 


68 


ਅਕੀਦਤ' ਕਾ ਮੌਸਮ ਇਬਾਦਤ? ਕਾ ਮੰਸਮ ॥ 
ਕਹਾਂ ਵੇ ਬਹਾਰ-ਏ-ਮੁਹੇਂਬਤ ਕਾ ਮੰਸਮ॥ 


ਨਿਗਾਹੋ' ਸੇ ਪੂਛੇ' ਕਿ ਸਹਨ-ਏ-ਚਮਨ? ਸੇ 
ਕਬ ਆਏਗਾ ਫਿਰ ਰਗ-ਓ-ਨਿਕਹਤ” ਕਾ ਮੌਸਮ ॥ 


ਗਰਾਂ ਹੋ ਰਹਾ ਹੈ ਅਬ ਅਪਨੀ ਹੀ ਜਾਂ ਪਰ 
ਮੇਰੇ ਦਿਲ ਕੀ ਤੁਰਫ਼ਾਂ ਤਬੀਅਤ ਕਾ ਮੰਸਮ ॥ 


ਕਭੀ ਹੋੱਠ ਸੂਖੇ ਕਭੀ ਆਂਖ ਬਰਸੀ 
ਬਦਲਤਾ ਰਹਾ ਮੇਰੀ ਚਾਹਤ ਕਾ ਮੰਸਮ॥ 


ਇਕ ਇਕ ਫੂਲ ਔਗੜਾਈ ਲੇ ਰਹਾ ਹੈ 
ਜਵਾਂ ਹੋ ਗਯਾ ਹੈ ਬਗ਼ਾਵਤ ਕਾ ਮੰਸਮ॥ 


ਹਰ ਇਕ ਮੌਜ” ਤਸ਼ਨਾ ਹਰ ਇਕ ਬੂਦ ਪਿਯਾਸੀ 
ਖ਼ੁਮਾਰ ਆ ਗਯਾ ਕਿਸ ਕਯਾਮਤ ਕਾ ਮੰਸਮ॥ 


1. ਸ਼ਰਧਾ, 2. ਬਦਗੀ, 3. ਬਾਗ ਦਾ ਵਿਹੜਾ, 4. ਰੰਗਾਂ ਅਤੇ ਖੁਸ਼ਬੂਆਂ 5. ਭਾਰੀ, 
6. ਦੁਚਿਤੀ, 7. ਲਹਿਰ 8. ਪਿਆਸੀ 


ਕਿਧਰ ਜਾਏਗੀ ਯੇ ਦੁਨੀਆਂ ਬਤਾ ਤੋਂ ॥ 
ਦਿਮਾਗ਼ੋਂ ਕੋ ਅਗਰ ਕੁਛ ਹੋ ਗਯਾ ਤੋ ॥ 


ਨਾ ਜਾਨੇ ਕਿਤਨੇ ਟੁਕੜੋ' ਮੇ ਬੰਟੇਗਾ 


ਅਗਰ ਹਾਥੋ” ਸੇ ਆਈਨਾ ਗਿਰਾ ਤੋ ॥ 


ਭਲੇ ਹੀ ਮੂਰਤੀ ਪੌਥਰ ਕੀ ਹੈ ਵੋ 
ਕੋਈ ਇਸ ਘੌਰ ਜੋਗਲ ਮੋ ਮਿਲਾ ਤੋ ॥ 


ਠੋ ਮੇਰੀ ਨਜ਼ਰੋਂ 
ਸਨ ਲੀਆ ਤੋ ॥ 


ਨ ਯੂੰ ਖ਼ਾਮੋਸ਼ ਬੈ 
ਯੋ ਸੈਨਾਟਾ ਕਿਸੀ ਨੇ 
ਹਮ ਉਨਕੀ ਬਾਤ ਹੀ ਮਾਨੇ'ਗੇ ਲੇਕਿਨ 
ਹੂਆ ਫਿਰ ਭੀ ਨ ਕੋਈ ਫੈਸਲਾ ਤੋ ॥ 


ਖਫ਼ਾ ਕਯੂੰ ਕਰ ਹੈਂ ਉਸਕੀ ਦਸਤਕੋ" ਸੇ 
ਨ ਆਈ ਫਿਰ ਇਧਰ ਪਾਗਲ ਹਵਾ ਤੋਂ ॥ 


ਅੰਧੇਰਾ ਕਬਰ ਕਾ ਇਤਨੇ ਮੋ ਖੁਸ਼ ਹੈ 


ਕਿ ਜਲਤਾ ਹੈ ਕੋਈ ਉਪਰ ਦੀਆ ਤੋ ॥ 


ਖ਼ੁਮਾਰ ਆਏਗਾ ਵੋਹ ਤੁਝ ਸੇ ਭੀ ਮਿਲਨੇ 
ਕਭੀ ਇਸ ਸ਼ਹਰ ਮੈ ਆਨਾ ਹੁਆ ਤੋ ॥ 


69 


70 


ਯੇ ਇਕ ਦਰਯਾ ਜੋ ਆਂਖੋਂ ਸੇ ਗਿਰਾ ਹੈ॥ 
ਤਸੋਵੁਰ!” ਮੇ ਕਹੀਂ ਬਾਦਲ ਫਟਾ ਹੈ॥ 


ਹਵਾ ਖਾਮੋਸ਼ ਬੇਆਵਾਜ਼ _ਟੀਲੇ 
ਯੇ ਸੈਨਾਟਾ ਕਿ ਜੈਸੇ ਬੋਲਤਾ ਹੈ॥ 


ਕਹੀ ਆਂਚੇ” ਕਹੀਂ ਬੂੰ ਦੇ ਹੈਂ ਇਸਮੇ' 
ਯੇ ਸੂਰਜ ਔਰ ਬਾਦਲ ਕੀ ਕਥਾ ਹੈ॥ 
ਥਾ ਸਾਵਨ ਵੋਹ ਭੀ ਔਰ ਯੇ ਭੀ ਹੈ ਸਾਵਨ 
ਮਗਰ ਦੋਨੋ ਮੇ ਕਿਤਨਾ ਫਾਸਲਾ ਹੈ॥ 


ਤ ਕੌ ਪਾਨੀ ਬਤਾ ਕਰ 
` ਮੁਝੇ ਧੋਖਾ ਦੀਆ ਹੈ॥ 


ਚਮਕਤੀ ਰੇ 
ਲਿਗਾਹੋ" ਨੇ 
ਅਜਬ ਮੁਸ਼ਕਿਲ ਹੈ ਯੇ ਐ ਬੇਮੁਰੋਵਤ” 
ਮੇਰੇ ਦਿਲ ਕਾ ਸੁਖ਼ਨ” ਤੁਝ ਮੇਂ ਛਿਪਾ ਹੈ॥ 


ਨਿਗਾਹ-ਓ-ਦਿਲ ਨੇ ਮਿਲਕਰ ਜੋ ਬਨਾਯਾ 
ਵਹੀ ਰਸਤਾ ਹਮੇ' ਔਛਾ ਲਗਾ ਹੈ॥ 


ਖ਼ੁਦੀ, ਮਸਤੀ ਮੁਹੌਂਬਤ, ਬਾਦਸ਼ਾਹੀ 
ਹਮੇ` ਸਬ ਕੁਛ ਯੇ ਵਿਰਸੇ ਮੇਂ ਮਿਲਾ ਹੈ॥ 
ਖ਼ੁਮਾਰ ਇਸ ਧੂਪ ਕੇ ਐਦਰ ਭੀ ਦੇਖੋ 

ਹੈਂ 


ਤਪਿਸ਼ ਕੇ ਭੇਸ ਮੇਂ ਕਾਲੀ ਘਟਾ ਹੈ॥ 


1. ਕਲਪਨਾ, 2. ਬੇਵਫਾ, 3. ਸ਼ਾਇਰੀ 


ਮੇ ਫਨ ਬੋਲਤਾ ਹੈ॥ 
ਲੋ” ਮੇ ਜੈਸੇ ਗੁਲਸ਼ਨ ਬੋਲਤਾ ਹੈ ॥ 


ਕਹੀਂ ਬੂੰਦੇ` ਕਹੀਂ ਕਾਲੀ ਘਟਾਏ' 
ਤੇਰੀ ਆਂਖੋਂ ਮੇਂ ਸਾਵਨ ਬੋਲਤਾ ਹੈ॥ 


ਵੋ ਖ਼ੁਸ਼ਬੂ ਰਾਜ਼ ਕੀ ਕਿਉਂਕਰ ਛੁਪਾਏ 
ਕਲਾਈ ਚੁੱਪ ਹੈ ਕੈਗਨ ਬੋਲਤਾ ਹੈ॥ 
ਤੇਰਾ ਚੇਹਰਾ ਤੋਂ ਹੈ ਖ਼ਾਮੋਸ਼ ਲੇਕਿਨ 
ਮੇਰੀ ਆਂਖੋ' ਕਾ ਦਰਪਨ ਬੋਲਤਾ ਹੈ॥ 


ਨੁਕੀਲੇ ਰੂਪ ਕੀ ਪਰਛਾਈਓ” ਮੈ 
ਕਿਸੀ ਕਾ ਸਾਂਵਲਾਪਨ ਬੋਲਤਾ ਹੈ ॥ 


ਮੈਂ ਜਬ ਆਵਾਜ਼ ਦੇਤਾ ਹੁੰ ਤੋਂ ਅਬ ਭੀ 


ਕਿਸੀ ਕੇ ਘਰ ਕਾ ਆਂਗਨ ਬੋਲਤਾ ਹੈ ॥ 


੮ 


ਕਰੇ ਦਾਵਾ ਵੋ ਮੁਝ ਸੇ ਦੋਸਤੀ ਕਾ 
ਮਗਰ ਬਾਤੋ” ਮੇ ਦੁਸ਼ਮਨ ਬੋਲਤਾ ਹੈ॥ 


'ਖ਼ੁਮਾਰ” ਅਸਲੂਬ? ਕੀ ਜਾਦੂ ਗ਼ਰੀ ਮੋ 
ਤੇਰੀ ਗ਼ਜ਼ਲੋ' ਕਾ ਜੋਬਨ ਬੋਲਤਾ ਹੈ॥ 


1. ਸ਼ਿਅਰ ਦਾ ਬਹੁਵਚਨ, 2. ਸ਼ੈਲੀ 


71 


72 


ਯਹੀ ਕਹਤਾ ਹੈ ਜੋ ਲੰਟਾ ਵਹਾਂ ਸੇ॥ 
ਬਹੁਤ ਹੈ ਦੂਰ ਵੋ ਬਸਤੀ ਯਹਾਂ ਸੇ॥ 


ਮੁਝੇ ਰੋਕੋ ਨ ਰਸਤੇ ਕੀ ਬਹਾਰੋਂ 
ਬਿਛੜ ਜਾਊਗਾ ਅਪਨੇ ਕਾਰਵਾਂ ਸੇ ॥ 


ਨਜ਼ਰ ਕੀ ਦੂਰੀਓ' ਤੌਕ ਦੇਖਨੇ ਦੋ 
ਹਟਾ ਦੋ ਸਬ ਫ਼ਸੀਲੇ' ਦਰਮਿਆਂ ਸੇ ॥ 


ਫ਼ਕਤ ਇਕ ਖ਼ਵਾਬ ਥੀ ਜਿਸ ਕੀ ਹਕੀਕਤ 
ਬਤਾ ਐ ਦਿਲ ਉਸੇ ਲਾਊ' ਕਹਾਂ ਸੇ॥ 


ਫ਼ਜ਼ਾ ਮੇਂ ਆਂਧੀਆਂ ਜਬ ਸੇ ਉੱਠੀ ਹੈਂ 
ਪਰਿੰਦੇ ਗਿਰ ਰਹੇ ਹੈਂ ਆਸਮਾਂ ਸੇ॥ 


ਮੇਰੇ ਮਾਇਨੇ ਸਮਝਨੇ ਹੈਂ ਤੋਂ ਪਹਿਲੇ 
ਮੁਝੇ ਆਜ਼ਾਦ ਕਰ ਲਫ਼ਜ਼-ਓ-ਬਯਾਂ ਸੇ ॥ 


2੩੬ 


ਹਮ ਅਪਨੀ ਧੂਪ ਸੇ ਜਲਤੇ ਹੈਂ ਲੇਕਿਨ 
ਸ਼ਿਕਾਇਤ ਹੈ ਪੁਰਾਨੇ ਸਾਇਬਾਂ! ਸੇ॥ 


ਸਿਮਟ ਕਰ ਰਹ ਗਈ ਸਾਹਿਲ ਪੇ ਆ ਕਰ 
ਬੜੀ ਉਮੀਦ ਥੀ ਮੰਜ-ਏ-ਰਵਾਂ” ਸੇ॥ 
ਨ ਲਬ ਖੋਲੋਗੇ ਤੋਂ ਦਿਲ ਕੀ ਹਕੀਕਤ 
ਟਪਕ ਜਾਏਗੀ ਆਂਖੇਂੱ` ਕੀ ਜੁਬਾਂ ਸੇ॥ 
ਖ਼ੁਮਾਰ ਔਛੀ ਤੋਂ ਲਗਤੀ ਹੈ ਯੇ ਲੇਕਿਨ 
ਕੋਈ ਰਿਸ਼ਤਾ ਨਹੀਂ ਬਜ਼ਮ-ਏ-ਜਹਾਂ” ਸੇ॥ 


ਹਕੀਕਤ ਕਯਾ ਹੈ ਯੇ ਸੋਚਾ ਨਹੀਂ ਹੈ॥ 
ਮੇਰਾ ਸਪਨਾ, ਮਗਰ ਸਪਨਾ ਨਹੀਂ ਹੈ॥ 


ਕਹੀ ਭੀ ਦੂਰ ਤੌਕ ਸਾਯਾ ਨਹੀਂ ਹੈ॥ 


ਕਰੂੰ ਮਹਿਸੂਸ ਤੋ ਅਪਨਾ ਲਗੇ ਵੋ 
ਜੋ ਸੋਚ` ਤੋਂ ਕੋਈ ਰਿਸ਼ਤਾ ਨਹੀਂ ਹੈ ॥ 


ਤੇਰੇ ਕਦਮੋਂ ਕੀ ਲਗ਼ਜ਼ਿਸ਼' ਕਹਿ ਰਹੀ ਹੈ 
ਅਭੀ ਤੂ ਖ਼ਵਾਬ ਸੇ ਜਾਗਾ ਨਹੀਂ ਹੈ॥ 
ਸ਼ਿਕਨ ਥੀ, ਕਰਵਟੇ' ਥੀਂ, ਆਬਲੇ” ਥੇ 
ਯੇ ਦਿਲ ਤਨਹਾ ਕਭੀ ਸੋਯਾ ਨਹੀਂ ਹੈ॥ 


ਸੁਹਾਨੇ ਖ਼ਾਬ ਕੀ ਬਾਹੋਂ ਮੇ ਸੋ ਲੋ 
ਤਸੌਵੁਰ ਪਰ ਕੋਈ ਪਹਿਰਾ ਨਹੀਂ ਹੈ॥ 
ਯੇ ਹਲਕੇ ਸੇ ਤਬੋਸੁਮ” ਕੀ ਹੈ ਬਸਤੀ 
ਯਹਾਂ ਖੁਲ ਕਰ ਕੋਈ ਹੈਸਤਾ ਨਹੀਂ ਹੈ॥ 


ਖ਼ੁਮਾਰ ਉਸ ਜਾਮ ਮੇਂ ਬੂ-ਏ-ਅਨਾ? ਹੈ 
ਕੋਈ ਉਸ ਜਾਮ ਕਾ ਪਿਆਸਾ ਨਹੀਂ ਹੈ॥ 


1. ਛਾਇਆ ਮਾਨ, 2. ਚਲਦੀ ਲਹਿਰ, 3. ਦੁਨੀਆਂ ਦੀ ਮਹਿਫ਼ਲ 4. ਮੁਸਕੁਰਾਹਟ, 5. ਰਕਾਰ 


੭3 7 


ਫਿਰ ਉਸ ਜਾਨਿਬ! ਰਵਾਨਾ ਹੋ ਗਯਾ ਹੈ॥ 
ਯੇ ਦਿਲ ਕੈਸਾ ਦੀਵਾਨਾ ਹੋ ਗਯਾ ਹੈ॥ 


ਮੇਰੀ ਪਲਕੋਂ ਸੇ ਅਹਿਸਾਸ-ਏ-ਮੁਹੌਬਤ 
ਟਪਕ ਕਰ ਦਾਨਾ ਦਾਨਾ ਹੋ ਗਯਾ ਹੈ॥ 


ਵਫ਼ਾ ਕਾ ਘਰ ਪੁਰਾਨਾ ਹੋ ਗਯਾ ਹੈ॥ 


ਲਿਖੋਗੇ ਕਬ ਮੁਝੇ ਐਂ ਦੋਸਤ ਆਜਾ 
ਯਹਾਂ ਮੌਸਮ ਸੁਹਾਨਾ ਹੋ ਗਯਾ ਹੈ ॥ 


ਯੇ ਤਨਹਾਈ ਕਾ ਆਲਮ ਤੰਬਾ ਤੰਬਾ 
ਹਰ ਇੰਕ ਪਲ ਇਕ ਜ਼ਮਾਨਾ ਹੋ ਗਯਾ ਹੈ॥ 


ਚੁਰਾ ਲਾਏਂਗੇ ਕੁਛ ਅਕਸ-ਏ-ਤਬੌਸੁਮ” 
ਚਮਨ ਮੇਂ ਆਨਾ ਜਾਨਾ ਹੋ ਗਯਾ ਹੈ॥ 


ਹੈ ਨਾ ਮੁਮਕਿਨ 'ਖ਼ੁਮਾਰ” ਇਸ ਕਾ ਬਦਲਨਾ 
ਕਿ ਅਬ ਰਿਸ਼ਤਾ ਪੁਰਾਨਾ ਹੋ ਗਯਾ ਹੈ॥ 


1. ਵੋਲ 2. ਸਭਿਅਤਾ 3 ਮੁਸਕਾਨ ਦਾ ਚਿਹਰਾ 


ਮੇਰੀ ਸ਼ਾਮ-ਏ-ਤਨਹਾਈ ਮਤ ਕਹੋ ਅਕੇਲੀ ਹੈ॥ 
ਯੇ ਤੋ ਮੇਰੇ ਬਚਪਨ ਸੇ ਮੇਰੇ ਸਾਥ ਖੇਲੀ ਹੈ॥ 
ਤੁਮ ਤੋ ਸੋ ਗਏ ਅਪਨੀ ਖੁਸ਼ਬੂਓ' ਕੀ ਬਾਹੋਂ ਮੇਂ 
ਹਮ ਨੇ ਅਪਨੀ ਆਂਖੋਂ ਮੇਂ ਸਾਰੀ ਰਾਤ ਝੇਲੀ ਹੈ॥ 


ਧੂਪ ਹੈ ਕਭੀ ਸਾਯਾ, ਫੂਲ ਹੈ ਕਭੀ ਨਸ਼ਤਰ 
ਹੁਸਨ ਕੇ ਤਬੌਸੁਮ ਕੀ ਹਰ ਅਦਾ ਪਹੇਲੀ ਹੈ॥ 


ਭੀੜ ਕੇ ਤਲਾਤੁਮ' ਮੇਂ ਗੁੰਮ ਕਹੀਂ ਨ ਹੋ ਜਾਏ 
ਖਵਾਹਿਸ਼ੋਂ' ਕਾ ਮੇਲਾ ਹੈ ਜਿਦਗੀ ਅਕੇਲੀ ਹੈ॥ 


ਮੇਰੀ ਗ਼ਜ਼ਲੇਂ 
ਹਵੇਲੀ ਹੈ॥ 


ਆਧੀ ਰਾਤ ਕੌ ਇਸ ਮੇਂ ਪਯਾਰ ਸੇ 
ਕੌਨ ਗੁਨਗੁਨਾਤਾ ਹੈ ਕਿਸ ਕੀ ਯੇ 
ਮੁਸ਼ਕਿਲੋ' ਸੇ ਬਨਤਾ ਹੈ ਬਨ ਕੇ ਟੂਟ ਜਾਤਾ ਹੈ 
ਆਦਮੀ ਖਿਲੌਨਾ ਹੈ, ਜ਼ਿੰਦਗੀ ਪਹੇਲੀ ਹੈ॥ 


ਇਸ ਜ਼ਮੀਨ ਕੀ ਖੁਸ਼ਬੂਏਂ ਆਪ ਕੋ ਮੁਬਾਰਕ ਹੋਂ 
ਯੇ ਚਕੋੌਰੀ ਤੋਂ ਅਪਨੇ ਚਾਂਦ ਕੀ ਸਹੇਲੀ ਹੈ॥ 
ਪਹਿਲੇ ਫੂਲ ਖਿਲਤੇ ਥੇ ਰੈਗੋਂ ਕੇ ਪਰਦੇ ਮੋੱ 
ਅਬ ਤੋਂ` ਗੋਸ਼ੇ ਗੋਸ਼ੇ: ਮੇਂ ਮੋਤੀਆ ਚੰਬੇਲੀ ਹੈ॥ 
ਐ ਖ਼ੁਮਾਰ'-ਏ-ਨਮ ਦੀਦਾ” ਇਸ ਜਹਾਨ-ਏ-ਫ਼ਾਨੀ' ਮੇਂ 
ਕਿਸ ਸੇ ਕਿਸ ਕਾ ਰਿਸ਼ਤਾ ਹੈ ਕੌਨ ਯਾਰ ਬੇਲੀ ਹੈ॥ 


1. ਘੁੰਮਣਘੇਰੀ, 2. ਹਰ ਕੋਨੇ ਵਿਚ, 3. ਭਿੰਜੀਆਂ ਔਖਾਂ, 4. ਨਾਸ਼ਵਾਨ ਸੈਸਾਰ। 


75 


76 


ਮੋਤਬਰ” ਸੇ ਲਗਤੇ ਹੈਂ ਸਬ ਚਰਾਗ਼ ਜਲਨੇ ਮੇਂ ॥ 
ਰਾਤ ਅਬ ਮੁਹੌਬਤ ਕੀ ਆਏਗੀ ਨ ਢਲਨੇ ਮੇਂ ॥ 
ਦਿਲ ਕੇ ਫੂਲ ਬੋਤੇ ਹੀ ਇਸ .ਕਦਰ ਹੋ ਕਯੂ ਬੇਕਲ 
ਚੋਦ ਰੋਜ਼ ਲਗਤੇ ਹੈਂ ਕੋਪਲੇ' ਨਿਕਲਨੇ ਮੇ'॥ 
ਹੋ ਅਗਰ ਜਮੀਂ ਚਿਕਨੀ ਅਰ ਨਾਤਵਾਨੀ? ਭੀ 
ਦੇਰ ਕੁਛ ਨਹੀਂ ਲਗਤੀ, ਪਾਓ ਕੇ ਫਿਸਲਨੇ ਮੇਂ ॥ 
ਸੋਚਤੀ ਹੈ ਜੀ ਭਰ ਕੇ ਜ਼ਿੰਦਗੀ ਕੋ ਖਾਏਗੀ 
ਖੁਸ਼ ਹੈ ਕਿਤਨੀ ਮੌਤ ਉਸਕੇ ਫੂਲਨੇ ਮੇਂ ਫਲਨੇ ਮੇ'॥ 


ਏਕ ਘਰ ਕੀ ਖਿੜਕੀ ਸੇ ਪੁਛਤਾ ਹੈ ਰੋਜ਼ੋਦਾਰ 
ਕਿਤਨੇ ਰੋਜ਼ ਬਾਕੀ ਹੈਂ ਚਾਂਦ ਕੇ ਨਿਕਲਨੇ ਮੇਂ ॥ 


ਆਫ਼ਤਾਬ” ਗਿਰਤਾ ਹੈ ਆ ਕੇ ਸ਼ਬ” ਕੀ ਬਾਹੋਂ ਮੇਂ 
ਔਰ ਫਿਰ ਨਹੀਂ ਆਤਾ ਸੁਬਹ ਤੌਕ ਸਭਲਨੇ ਮੇਂ ॥ 
ਐ 'ਖੁਮਾਰ” ਮਜ਼ਿਲ ਤੌਕ ਸ਼ੌਕ ਪਹੁੰਚਤਾ ਕਿਉਂ ਕਰ 
ਵੋ ਤੋਂ ਰਹਿ ਗਯਾ ਅਪਨੇ ਰਾਸਤੇ ਬਦਲਨੇ ਮੇਂ ॥ 


1. ਭਰੋਸੇ ਦੇ ਕਾਬਲ, 2. ਕਮਜ਼ੋਰੀ, 3. ਸੂਰਜ 4. ਰਾਤ 


ਖ਼ਾਮੋਸ਼ੀ ਸ਼ਬ ਕੀ ਮਿਰੇ ਸਾਥ ਜਾਗਤੀ ਕਿਉਂ ਹੈ॥ 
ਮੁਝੇ ਪਹਾੜ ਸੀ ਰਾਤੋ ਸੇ ਦੋਸਤੀ ਕਿਉਂ ਹੈ॥ 


ਮੈਂ ਪੂਛਤਾ ਹੂੰ ਤੇਰੇ ਸ਼ਹਿਰ ਕੀ ਹਵਾ ਆ ਕਰ 
ਮੇਰੇ ਖਿਆਲ ਕੀ ਵਾਦੀ ਮੇ ਘੁਮਤੀ ਕਿਉਂ ਹੈ॥ 
ਵੋਹ ਦਿਲ ਫ਼ਰੇਬ ਸਨਮ ਸਗ! ਹੀ ਤੋ ਹੈ ਆਖ਼ਿਰ 
ਨਿਗਾਹ ਫਿਰ ਭੀ ਉਸੇ ਇਤਨਾ ਚੁਮਤੀ ਕਿਉਂ ਹੈ॥ 
ਵੋਹ ਚਾਂਦਨੀ ਸਾ ਮੇਰੇ ਦਿਲ ਮੇਂ ਹੈ ਮਕੀਂ” ਕਬ ਸੇ 
ਹਯਾਤ” ਮੇਰੀ ਉਸੇ ਫਿਰ ਭੀ ਢੂੰਡਤੀ ਕਿਉਂ ਹੈ॥ 


ਹਵਾ ਕੇ ਭੇਸ ਮੇਂ ਯਾ ਚਾਂਦਨੀ ਕੇ ਪਰਦੇ ਮੱ 
ਤੁਮਹਾਰੀ ਯਾਦ ਦਰੀਚੋਂ“ ਸੇ ਝਾਂਕਤੀ ਕਿਉਂ ਹੈ॥ 


ਹੈ ਮੌਜ ਮੌਜ ਮੁਹੌਬਤ ਤੋਂ ਫਿਰ ਮੇਰੀ ਖ਼ਾਹਿਸ਼ 
ਅਕੇਲੇ ਬੈਠ ਕੇ ਸਾਹਿਲ” ਪੇ ਸੋਚਤੀ ਕਿਉਂ ਹੈ॥ 


ਖ਼ੁਮਾਰ ਮੁਝ ਸੇ ਮੇਰੀ ਜ਼ਿੰਦਗੀ ਖ਼ਫ਼ਾ ਹੈ ਅਗਰ 
ਤੋ ਚਲਤੇ ਚਲਤੇ ਮੇਰੀ ਸਿਮਤ” ਦੇਖਤੀ ਕਿਉਂ ਹੈ॥ 


1. ਪਥਰ, 2. ਵਸਨੀਕ, 3. ਉਮਰ, 4. ਝਰੋਖੇ, 5. ਕਿਨਾਰਾ, 6. ਤਰਫ਼ 


77 


78 


ਆਦਮੀ _ਬੇ.ਕਸੂਰ ਹੈ ਬਾਬਾ॥ 
ਅਪਨਾ ਅਪਨਾ ਸ਼ਊਰ ਹੈ ਬਾਬਾ॥ 


ਸੂਨੇਪਨ ਮੇ ਭੀ ਏਕ ਹਲਚਲ ਹੈ 
ਬਾਤ ਕੌਈ ਜ਼ਰੂਰ ਹੈ ਬਾਬਾ॥ 


ਉਸ ਕੋ ਆਂਸੂ ਬੁਲਾ ਨਹੀਂ ਸਕੜੇ 
ਮੇਰੇ ਗ਼ਮ ਸੇ ਵੋ ਦੂਰ ਹੈ ਬਾਬਾ॥ 


=< 


ਮੇਰੀ ਆਂਖੋਂ ਮੇਂ ਦਿਲ ਮੇਂ ਲਫ਼ਜ਼ੋਂ` ਮੇਂ 
ਉਸ ਕੇ ਚੇਹਰੇ ਨੂਰ ਹੈ ਬਾਬਾ॥ 


੩੩ 


ਫੂਲ ਕੌ ਨਾਜ਼ ਹੈ ਅਗਰ ਕੋਈ 
ਆਂਖ ਭੀ ਤੋਂ ਗ਼ਯੂਰ' ਹੈ ਬਾਬਾ॥ 


ਮੇਰੀ ਉਮੀਦ ਬੇਵਫ਼ਾ ਨਿਕਲੀ 
ਦੋਸਤ ਕਾ ਕਿਆ ਕਸੂਰ ਹੈ ਬਾਬਾ॥ 


ਹੁਸਨ ਮੇਂ ਗੁੰਮ ਖ਼ੁਮਾਰ ਕੀ ਆਂਖੇ' 
ਫ਼ਿਕਰ ਓ ਫ਼ਨ? ਕਾ ਸਰੂਰ ਹੈ ਬਾਬਾ ॥ 


1. ਗੈਰਤਮਦ, 2. ਹੁਨਰ 


ਬਹਿਤਾ ਹੀ ਰਹੂ ਵਕਤ ਕਾ ਦਰਿਆ ਤੋ ਨਹੀਂ' ਮੈ'॥ 
ਰਾਹੀ ਹੂੰ ਠਹਿਰ ਜਾਤਾ ਹੂੰ ਰਸਤਾ ਤੋ ਨਹੀਂ ਮੈ'॥ 
ਯੇ ਸੋਚ ਹੈ ਕਿ ਆਜ਼ਾਦ ਤਬੀਅਤ ਹੂੰ ਮੈਂ ਲੇਕਿਨ 
ਮਰਕਜ਼ ਨ ਕੋਈ ਜਿਸ ਕਾ ਹੋ ਐਸਾ ਤੋ ਨਹੀਂ ਮੈ'॥ 


ਮਾਲੂਮ ਉਸੇ ਹਾਲ ਮੇਰਾ ਹੋ ਭੀ ਤੋ ਕਿਉਂਕਰ 
ਮਹਿਸੂਸ ਜੋ ਕਰਤਾ ਹੂੰ ਵੋਹ ਕਹਿਤਾ ਤੋ ਨਹੀਂ ਮੈ'॥ 
ਮੌਜੋਂ” ਕੀ ਤਰਹ ਛੂਕੇ ਨਿਕਲ ਜਾਓਗੇ ਕਿਸ ਤਰ੍ਹਾ 
ਸਾਹਿਲ ਪੇ ਪੜੀ ਰੇਤ ਕਾ ਜ਼ੋਰਾ ਤੋਂ ਨਹੀਂ ਮੈਂ ॥ 


2੩ 


ਹੇਰਾਂ ਹੂੰ ਕਿ ਹਰ ਚੀਜ਼ ਲਗੇ ਦੇਖੀ ਹੂਈ ਸੀ 
ਇਸ ਸ਼ਹਿਰ ਮੇ ਪਹਿਲੇ ਕਭੀ ਆਯਾ ਤੋ ਨਹੀਂ ਮੈ'॥ 


ਨਾਚੀਜ਼ ਕੀ ਕੀਮਤ ਹੈ ਫਕਤ” ਪਿਆਰ ਕਾ ਆਂਸੂ 
ਬਹਿਤੀ ਹੁਈ ਇਕ ਬੁੰਦ ਸੇ ਮਹਿਗਾ ਤੋ ਨਹੀਂ ਮੈਂ ॥ 


ਹੈ ਖ਼ੌਫ ਯਹਾਂ ਤਪਤੀ ਹੋਈ ਧੂਪ ਕਾ ਇਤਨਾ 
ਸਾਇਆ” ਭੀ ਯੇ ਕਹਿਤਾ ਹੈ ਕਿ ਸਾਇਆ ਤੋ ਨਹੀਂ ਮੈਂ ॥ 


ਮਹਿਫ਼ੂਜ਼ ਹੈ ਆਖੋਂ' ਮੇਂ ਖ਼ੁਮਾਰ ਉਸ ਕਾ ਤਬੋਸੁਮ 
ਬੀਤੇ ਹੁਏ ਲਮਹਾਤ“ ਕੌ ਭੂਲਾ ਤੋਂ ਨਹੀਂ' ਮੈ ॥ 


1. ਲਹਿਰਾਂ, 2. ਸਿਰਫ਼, 3. ਪਰਛਾਵਾਂ, 4. ਪਲ 


79 


80 


ਮੋ'॥ 
ਮੋ'॥ 


ਯੇ ਸਮਝ ਕਰ ਕਿ ਦੇਵਤਾ 
ਖ਼ੁਦ ਫਰੇਬੀ ਮੇ ਮਬਤਲਾ” 


=< 


ਹੂੰ 
ਹੂੰ 


ਤੇਜ਼ ਚਲਨੇ ਕੇ ਸ਼ੌਕ ਮੇਂ ਕਿਤਨਾ 
ਖ਼ੁਦ ਸੇ ਆਗੇ ਨਿਕਲ ਗਿਆ ਹੂੰ ਮੈ ॥ 


ਕਹਿਨਾ ਮੁਸ਼ਕਲ ਹੈ ਯੇ ਕਿ ਦੋਨੋਂ ਮੇਂ 
ਕੰਨ ਸਾ ਵੋਹ ਹੈ ਕੰਨ ਸਾ ਹੂੰ ਮੈਂ॥ 
ਹਰਫ਼ ਓ ਅਲਫ਼ਾਜ਼” ਕੇ ਝਰੋਕੋਂ' ਸੇ 
ਤੁਝ ਕੌ ਐ ਦੋਸਤ ਦੇਖਤਾ ਹੂੰ ਮੈਂ॥ 


ਸਾਥ ਮੇਜ਼ਰ” ਅਭੀ ਹੈ ਬਾਹਰ ਕਾ 
ਅਪਨੇ ਐਦਰ ਤੋ ਆ ਚੁਕਾ ਹੁੰ ਮੈਂ॥ 


< 


ਐ ਖ਼ੁਮਾਰ ਉਸ ਸੇ ਕਿਆ ਕਹੇ ਕੋਈ 
ਵੌਹ ਸਮਝਤਾ ਹੈ ਬੇ ਵਫ਼ਾ ਹੂੰ ਮੈਂ॥ 


1. ਗ੍ਰਿਫ਼ਤਾਰ, 2. ਔਖਰ ਤੇ ਸ਼ਬਦ, 3. ਲੈਅ ਵਿਚ, 4. ਗਜ਼ਲ ਗਾਇਕ, 5 . ਦ੍ਰਿਸ਼, 
6. ਅਵਾਜ਼, 7. ਮਾਰੂਥਲ 


ਸਕੂਤ-ਏ-ਨੀਮ ਸ਼ਬ? ਹੈ ਔਰ ਮੈਂ ਹੂ 


2੩੬ 


ਹੈਂ ਚੁਪ ਲਮਹੇ” ਮਗਰ ਕੁੱਛ ਕਹਿ ਰਹੇ ਹੈਂ ॥ 
ਗਿਲੇ ਸ਼ਿਕਵੇ ਨਹੀਂ ਕੋਈ ਕਿਸੀ ਸੇ 
ਕਿ ਸਬ ਕੇ ਆਪਨੇ ਆਪਨੇ ਜ਼ਾਵੀਏ“ ਹੈਂ॥ 


ਹਕੀਕਤ” ਖ਼ਾਬ“ ਸੇ ਟਕਰਾ ਰਹੀ ਹੈ 
ਬੜੋ' ਮੁਸ਼ਕਲ ਦਿਲੋ ਕੇ ਮਸਅਲੋ” ਹੈ'॥ 


ਹੈ ਉਨ ਮੇਂ ਚਾਸ਼ਨੀ ਹਸਤੀ ਕੀ ਪਿਨਹਾਂ£ 
ਵੌਹ ਲਮਹੇ ਜੋ ਕਭੀ ਮੈਂਨੇ ਜਿਯੇ ਹੈ'॥ 


ਖ਼ੁਮਾਰ ਅਫ਼ਸੋਸ ਤੋਂ ਇਸ ਬਾਤ ਕਾ ਹੈ 


ਕਿ ਹਮ ਅਔਜਾਮ” ਕੌ ਭੀ ਜਾਨਤੇ ਹੈਂ॥ 


1. ਢਾਂਚਾ ਸਰੀਰ ਦਾ, 2. ਔਧੀ ਰਾਤ ਦੀ ਖਾਮੋਸ਼ੀ, 3. ਪਲ, 4. ਦ੍ਰਿਸ਼ਟੀ ਕੋਣ, 5. 
ਅਸਲੀਅਤ, 6. ਸੁਫ਼ਨਾ, 7. ਮਸਲੇ 8. ਛੁਪੀ ਹੋਈ, 9. ਅਤ 


8] 


82 


ਫੂਲ ਬਨ ਕਰ ਹਮ ਤੋ ਖਿਲ ਜਾਏਂਗੇ ਆਂਗਨ ਮੇਂ ਤੇਰੇ 
ਫਿਰ ਨ ਕਹਿਨਾ ਯੇ ਅਮਲ ਵਜ੍ਹਾ-ਏ-ਪਰੇਸ਼ਾਨੀ ਹੂਆ॥ 


ਆਂਸੂਓਂ' ਕੀ ਸ਼ਕਲ ਮੇਂ ਬਹਿਤੀ ਰਹੀ ਇਕ ਆਗ ਸੀ 
ਦਰਦ ਕਾ ਸ਼ੋਅਲਾ' ਉਠਾ ਤੋ ਆਂਖ ਕਾ ਪਾਨੀ ਹੁਆ॥ 


ਛਿਨ ਗਈ ਹੁਸਨ-ਏ-ਤਬੰਸੁਮ? ਕੀ ਮਹਿਕ ਉਸ ਫੂਲ ਸੇ 
ਵੋਹ ਚਮਨ ਕੀ ਸਰਹਦੋਂ ਕਾ ਜਬ ਸੇ ਜ਼ਿਦਾਨੀ” ਹੁਆ॥ 


ਦੂਸਰਾ ਮਿਸਰਆ" ਨਾ ਜਾਨੇ ਕਯਾ ਗ਼ਜ਼ਬ ਢਾਏ ਖ਼ੁਮਾਰ 


ਕਿਉਂ ਨਾ ਚੇਹਰੋਂ ਪਰ ਹਮਾਰੇ ਅਕਸ ਹੋਂ ਤਨਵੀਰ” ਕੇ ॥ 
ਹਮ ਤੋ ਆਸ਼ਿਕ ਹੈਂ ਗੁਲੋਂ ਕੇ ਨੂਰ ਕੀ ਜਾਗੀਰ ਕੇ ॥ 


ਫੂਲ ਬਨ ਕਰ ਮੋਰੀ ਰਾਹੋਂ ਮੇਂ ਬਿਛੇ ਜਾਤੇ ਹੇ ਗ਼ਮ 
ਰੇਤ ਪਰ ਗਿਰਤੇ ਨਹੀਂ ਆਂਸੂ ਮੇਰੀ ਜ਼ੋਜੀਰ ਕੇ ॥ 
ਜ਼ਖ਼ਮ ਭੀ ਦੇਤੀ ਹੈ ਕਿਤਨੇ ਔਰ ਮੀਠਾ ਦਰਦ ਭੀ 
ਹਮਨੇ ਦੇਖੇ ਹੈਂ ਕਰਿਸ਼ਮੇ ਪਿਆਰ ਕੀ ਸ਼ਮਸ਼ੀਰ? ਕੇ ॥ 
ਮੁਸਕੁਰਾਹਟ ਕੀ ਤਹੋਂ” ਮੇਂ ਜੋ ਛੁਪਾ ਰੋਖਾ ਥਾ ਗ਼ਮ 
ਕਰ ਗਏ ਆਂਸੂ ਅਯਾਂ" ਉਸ ਕੋ ਦਿਲੇ ਦਿਲਗੀਰ ਕੇ ॥ 
ਮੈਂਨੇ ਇਤਨੇ ਖ਼ਤ ਲਿਖੇ ਜੋ ਪਰੀਉਂ ਕੀ ਰਾਨੀ ਕੇ ਨਾਮ 
ਕੁੱਛ ਨਮੂਨੇ ਹੈਂ ਯੇ ਗ਼ਜ਼ਲੇਂ ਉਸ ਮੇਰੀ ਤਹਰੀਰ” ਕੇ ॥ 


ਕਯਾ ਮੁਸੋਵਿਰ' ਸੈ ਛੁਪਾਏਗਾ ਨਕੂਸ਼” ਅਪਨੇ ਖ਼ੁਮਾਰ 
ਉਸ ਨੇ ਤੋਂ ਗੋਸ਼ੇ ਨਿਕਾਲੇ ਹੈਂ ਤੇਰੀ ਤਸਵੀਰ ਕੇ ॥ 


ਪਹਿਲਾ ਮਿਸਰਆ ਹੀ ਤੁਮਹਾਰਾ ਦੁਸ਼ਮਨੇ ਜਾਨੀ ਹੂਆ ॥ 
ਸਿ ਸਿ ਹਰ ਸਿ 1. ਰੌਸ਼ਨੀ, 2. ਤਲਵਾਰ, 3. ਤੈਹਾਂ, 4. ਜ਼ਾਹਿਰ, 5. ਲਿਖਤ, 6. ਚਿਤਰਕਾਰ, 7 . 
1. ਚਗਿਆੜਾ, 2. ਮੁਸਕਾਨ ਦੀ ਸੁਦਰਤਾ, 3. ਕੈਦੀ, 4. ਪਕਤੀ ਨੈਣ ਨਕਸ਼, 8. ਕੋਨੇ 


83 84 


ਲਗਾ ਲੀਆ ਹੈ ਕਲੋਜੇ` ਸੇ ਜ਼ਿੰਦਗੀ ਤੁਝ ਕੋ 
ਯੇ ਜਾਨ ਕਰ ਭੀ ਕਿ ਇਕ ਬੇਵਫ਼ਾ ਸੇ ਰਿਸ਼ਤਾ ਹੈ॥ 


ਅਸੀਰ” ਕਰ ਲੂੰ ਉਸੇ ਲਫ਼ਜ਼ ਕੀ ਲਕੀਰੋਂ ਮੇਂ 


ਤਲਾਸ਼ ਜਿਸ ਕੀ ਤੁਮਹੇਂ ਥੀ ਯਹੀ ਵੋਹ ਲਮਹਾ? ਹੈ ॥ 


ਇਧਰ ਹੂੰ ਮੈਂ ਕਿ ਜੋ ਮਿਲਤਾ ਹੂੰ ਟੂਟ ਕਰ ਉਸ ਸੇ 

ਔਰ ਏਕ ਵੋਹ ਹੈ ਜੋ ਰੁਸਵਾਈਓ” ਸੇ ਡਰਤਾ ਹੈ॥ 
ਅ#% 

ਦਸਤਕੇ' ਦੇਤੀ ਹੈ ਹਰ ਰੋਜ਼ ਦਰੋ` ਪੇ ਜਾਕਰ 

ਖ਼ੁਦ ਕੋ ਦੀਵਾਨੀ ਹਵਾ ਢੂੰਡ ਰਹੀ ਹੈ ਸ਼ਾਯਦ ॥ 


ਪਾਰ ਉਤਰ ਜਾਏ ਤੋ ਮੁੜ ਕਰ ਭੀ ਨਾ ਦੇਖੇ ਕੋਈ 
ਕਯਾ ਕਰੇ ਨਾਓ ਕੀ ਤਕਦੀਰ ਯਹੀ ਹੈ ਸ਼ਾਯਦ ॥ 
ਢਲਤਾ ਰਹਿਤਾ ਹੈ ਜੋ ਲਫ਼ਜ਼ੋਂ ਮੇਂ ਲਬ-ਓ-ਲਹਿਜੇ ਮੇਂ 
ਮੇਰੇ ਹਰ ਰੋਗੇ ਤਗ਼ੌਜ਼ਲ" ਮੇ ਵੋਹੀ ਹੈ ਸ਼ਾਯਦ ॥ 
ਤਤਕਤੀ ਰਹਤੀ ਹੈ ਜੋ ਸਾਹਿਲ ਸੇ ਤੁਝੇ ਐ ਦਰਿਆ 
ਸ਼ੋਅਲਾ ਸ਼ੋਅਲਾ ਸੀ ਕੋਈ ਤਸ਼ਨਾਲਬੀ ਹੈ ਸ਼ਾਯਦ ॥ 


1. ਕਾਇਲ, 2. ਪਲ, 3. ਬਦਨਾਮੀਆਂ, 4. ਗ਼ਜ਼ਲ ਦੇ ਰਗ, 5. ਪਿਆਸ 


ਦੁਨੀਆ-ਏ-ਮੁਹੌਬਤ ਸੇ ਕਿਨਾਰਾ ਨਹੀਂ ਕਰਤੇ ॥ 
ਹਮ ਅਹਿਲੇ ਨਜ਼ਰ” ਨਫ਼ਸ? ਕੋ ਮਾਰਾ ਨਹੀਂ ਕਰਤੇ ॥ 


ਵੋਹ ਗੁਲ? ਹੈ ਤਬੌਸੁਮ" ਭੀ ਹੈ ਖ਼ੁਸ਼ਬੂ ਭੀ ਹੈ ਲੰਅ ਭੀ 
ਲਫ਼ਜ਼ੋਂ ਸੇ ਮਗਰ ਜਿਸ ਕੋ ਪੁਕਾਰਾ ਨਹੀਂ ਕਰਤੇ ॥ 
ਆਵਾਰਗੀਏ ਸ਼ੌਕ” ਕੋ` ਰਖਤੇ ਹੈਂ ਨਜ਼ਰ ਮੋ 
ਹਮ ਸ਼ੀਸ਼ੇ ਮੇਂ ਫ਼ਿਤਰਤ” ਕੋ ਉਤਾਰਾ ਨਹੀਂ ਕਰਤੇ ॥ 
ਆ ਮੰਜੇ ਰਵਾਂ! ਪਿਆਸ ਕੋ ਸੀਨੇ ਸੇ ਲਗਾ ਲੇ 
ਜਲਤੇ ਹੂਏ ਹੋਟੋਂ ਕਾ ਨਜ਼ਾਰਾ ਨਹੀਂ ਕਰਤੇ ॥ 
ਹਮ ਅਪਨੀ ਹੈਸੀ ਹੈਸਤੇ ਹੈਂ ਗ਼ਮ ਖਾਤੇ ਹੈਂ ਅਪਨਾ 
ਮਾਂਗੇ ਹੂਏ ਟੁਕੜੋਂ' ਪੇ ਗੁਜ਼ਾਰਾ ਨਹੀਂ ਕਰਤੇ ॥ 
ਭੂਲੇ ਸੇ ਭੀ ਆ ਜਾਏ ਜੋ ਨਾਮ ਉਨ ਕਾ ਜ਼ੁਬਾਂ ਪਰ 
ਕੌਂਛ ਦੋਸਤ ਅਬ ਇਤਨਾ ਭੀ ਗਵਾਰਾ ਨਹੀਂ ਕਰਤੇ ॥ 
ਆਈਨਾ-ਏ-ਕਿਰਦਾਰ£ ਸੇ ਜੋ ਖ਼ੈਫ਼ਜ਼ਦਾ ਹੈਂ 


ਚਿਹਰੇ ਸੇ ਨਕਾਬ ਅਪਨਾ ਉਤਾਰਾ ਨਹੀਂ ਕਰਤੇ ॥ 


ਲਮਹੋਂ”? ਕੋ ਖ਼ੁਮਾਰ ਓੜ੍ਹਾ ਹੈ ਲਿਖਾ ਹੈ ਜੀਆ ਹੈ 
ਹਮ ਸੋ ਕੇ ਸ਼ਬ ਓ ਰੋਜ਼! ਗੁਜ਼ਾਰਾ ਨਹੀਂ ਕਰਤੇ ॥ 


1. ਨਜ਼ਰਾਂ ਵਾਲੇ ਲੋਕ, 2. ਸਾਹ (ਚੇਤਨਾ), 3. ਫੋਲ 4. ਮੁਸਕਾਨ, 5. ਬੇਅਤ 
ਹੋਣਾ, 6. ਸੁਭਾਅ, 7. ਵਗਦੀ ਲਹਿਰ, 8. ਇਖਲਾਕ ਦਾ ਸ਼ੀਸ਼ਾ, 9. ਡਰਿਆ 
ਹੋਇਆ, 10. ਪਲ, 11. ਰਾਤ ਦਿਨ 


85 


86 


ਜੋ ਯੇ ਕਹਤੀ ਹੈ ਕਿ ਇਕ ਚਾਂਦ ਕਾ ਟੁਕੜਾ ਲੇਂਗੇ॥ 
ਹਮ ਉਸੀ ਆਂਖ ਸੇ ਹੀ ਦਰਸੇ ਤਮੈਨਾ” ਲੇਂਗੇ ॥ 


ਅਪਨੀ ਮਿਟੀ ਮੇਂ ਸ਼ਰਾਫ਼ਤ ਹੈ ਮੁਹੱਬਤ ਕੀ ਕਸਮ 
ਦੁਸ਼ਮਨੌਂ ਸੇ ਭੀ ਬੜੇ ਪਿਆਰ ਸੇ ਬਦਲਾ ਲੱਗੇ ॥ 


ਇਤਨੇ ਫੂਲ ਇਤਨੇ ਯੋ ਰਗ ਇਤਨੇ ਤਬਸੁਂਮ? ਯਾ ਰੌਬ 
ਹਮ ਤੇਰੇ ਮਜ਼ਰੇ ਪੁਰਨੂਰ” ਸੇ ਕਿਆ ਕਿਆ ਲੇਂਗੇ ॥ 


1. ਇਛਾਵਾਂ ਦਾ ਪਾਠ, 2. ਮੁਸਕਾਨ, 3. ਰੌਸ਼ਨ ਦ੍ਰਿਸ਼ 


ਸ਼ਬ ਕੇ ਪਹਿਲੂ ਮੇਂ ਪੜਾ ਥਾ ਰਾਸਤਾ ॥ 
ਸੁਬਹ ਕੀ ਠੋਕਰ ਸੇ ਜਾਗਾ ਰਾਸਤਾ ॥ 


ਅਜ਼ਮ-ਇ- ਦਿਲ? ਕੀ ਸ਼ਾਨੋ ਸ਼ੌਕਤ ਕਿਆ ਕਹੂੰ 
ਆਗੇ ਆਗੇ ਜਾਏ ਬਿਛਤਾ ਰਾਸਤਾ ॥ 


ਜਾਨੇ ਦੋ ਜਾਤੀ ਹੈ ਕਸ਼ਤੀ ਜਿਸ ਤਰਫ਼ 
ਅਬ ਤੋਂ ਹੈ ਹਰ ਮੌਜੇ ਦਰਿਆ ਰਾਸਤਾ ॥ 
ਮੁਖ਼ਤਸਰ" ਸਾ ਕਾਰਵਾਂ” ਹੈਂ ਗਾਮਜ਼ਨ£ 


੩੩ 


ਏਕ ਮੈਂ ਹੂੰ ਏਕ ਮੇਰਾ ਰਾਸਤਾ॥ 


ਇਸ ਨਗਰ ਕੇ ਰਾਸਤੋ” ਕੀ ਭੀੜ ਮੇਂ 
ਖੋ ਗਏ ਹਮ ਅਪਨੇ ਘਰ ਕਾ ਰਾਸਤਾ॥ 
ਹਮ ਨੇ ਅਸ਼ਕੋਂ” ਸੇ ਉਸੇ ਰੌਸ਼ਨ ਕੀਆ 
ਜੋ ਭੀ ਥਾ ਉਸ ਕੀ ਖੁਸ਼ੀ ਕਾ ਰਾਸਤਾ॥ 


ਵੋਹ ਭੀ ਵਕਤ ਆਇਆ ਕਿ ਜਬ ਉਸ ਨੇ ਮੁਝੇ 
ਦੇਖਤੇ ਹੀ ਬਦਲਾ ਅਪਨਾ ਰਾਸਤਾ॥ 


1. ਰਾਤ, 2. ਦਿਲ ਦਾ ਹੌਸਲਾ, 3. ਕਿਸ਼ਤੀ, 4. ਸੈਖੇਪ, 5. ਕਾਫ਼ਲਾ, 6. ਤੁਰਨਾ, 


87 


88 


ਗੁਲ, ਕਭੀ ਦਿਲ, ਤੋਂ ਕਭੀ ਲਫ਼ਜ਼ੇ ਮੁਅਤਰ' , ਫੇਂਕਾ ॥ 
ਮੈਂ ਨੇ ਕਿਆ ਕਿਆ ਨਾ ਉਧਰ ਆਂਖ ਬਚਾਕਰ ਫੇਂਕਾ ॥ 
ਜਾਮ ਚਾਂਦੀ ਕੇ ਦੀਏ ਬਾਂਟ ਤੋ.ਕਸਦਨ? ਉਸ ਨੇ 
ਏਕ ਮਿਟੀ ਕਾ ਮਿਰੀ ਸਿਮਤ” ਭੀ ਸਾਗਰ ਫੇਂਕਾ ॥ 
ਬਸਤੀਆਂ ਜਲਤੀ ਰਹੀਂ ਫਿਰ ਭੀ ਅਕੇਲੇਪਨ ਕੀ 
ਹਮਨੇ ਤੋਂ ਆਗ ਪੇ ਅਸ਼ਕੋਂ“ ਕਾ ਸਮਦਰ ਫੇਂਕਾ ॥ 
ਕਿਸ ਨੇ ਦਹਿਲੀਜ਼ ਪੇ ਰੌਖਾ ਥਾ ਮੁਝੇ ਕਯਾ ਮਾਅਲੂਮ 
ਫੂਲ ਵੋਹ ਤੂਨੇ ਜਿਸੇ ਖਿੜਕੀ ਸੇ ਬਾਹਰ ਫੇਂਕਾ ॥ 
ਠ ਹੀ ਖ਼ਾਮੋਸ ਨਜ਼ਰ ਆਤੀ ਹੈਂ ਮੰਜੇਂ ਉਸਕੀ 
ਤੁਮ ਨੇ ਕਿਉਂ ਠਹਿਰੇ ਹੂਏ ਪਾਨੀ ਮੇਂ ਪਥਰ ਫੇਂਕਾ ॥ 
ਉਸ ਮੇਂ ਸਾਯਾ ਭੀ ਥਾ ਆਵਾਜ਼ ਭੀ ਥੀ ਬਰਕਦ ਭੀ ਥੀ 


ਅਬਰ” ਜੋ ਮੇਰੀ ਤਰਫ਼ ਉਸ ਨੇ ਬਰਾਬਰ ਫੇਂਕਾ ॥ 


ਸਰ ਸੇ ਤਹਿਜ਼ੀਬ! ਨੇ ਇਕ ਬੋਝ ਉਤਾਰਾ ਆਖਿਰ 
ਜਿਸਮ ਕੀ ਆਗ ਮੇਂ ਮਲਬੂਸ? ਉਠਾ ਕਰ ਫੇਂਕਾ ॥ 


ਜ਼ਿੰਦਗੀ ਅਪਨੀ ਖ਼ੁਮਾਰ ਐਸੇ ਗਵਾਈ ਹਮ ਨੇ, 
ਜੈਸੇ ਦਰਿਆ ਮੇਂ ਕਿਸੀ ਸ਼ਖ਼ਸ ਨੇ ਗੌਹਰ” ਫੇਂਕਾ ॥ 


ਚਿਹਰਾ-ਏ ਜ਼ੀਸਤ” ਤਬਸੁਮ? ਸੇ ਸਜਾਯਾ ਜਾਏ ॥ 
ਸ਼ਹਿਰੇ ਰਾਹਤ” ਕਾ ਪਤਾ ਸਬ ਕੋ ਬਤਾਯਾ ਜਾਏ ॥ 


ਬਾਅਦ ਮੇਂ ਕੁਰਬਤ ਓ ਇਖ਼ਲਾਸ” ਕੀ ਬਾਤੇ' ਹੋਂਗੀ 
ਪਹਿਲੇ ਯੇ ਸ਼ਹਿਰ ਮੇਰਾ ਮੁਝ ਕੋ ਦਿਖਾਯਾ ਜਾਏ ॥ 
ਉਸ ਨੇ ਸਰਕਾਰ ਸੇ ਸੋਚ ਕਹਿਨੇ ਕੀ ਜੁਰੌਅਤ ਕੀ ਹੈ 


ਵੋਹ ਖ਼ਤਾਵਾਰ£ ਹੈ ਸੂਲੀ ਪੇ ਚੜ੍ਹਾਯਾ ਜਾਏ ॥ 


ਫੂਲ ਖ਼ਾਮੋਸ਼ ਹੈ” ਪੋਤੇ ਭੀ ਹੈਂ ਗੂੰਗੇ ਬਹਿਰੇ 
ਕਿਸ ਤਵੌਂਕੋ ਸੇ ਚਮਨ ਜ਼ਾਰਾਂ ਮੇਂ ਜਾਯਾ ਜਾਏ॥ 
ਆਜ ਫਿਰ ਆਂਖ਼ ਕੋ ਦਰਕਾਰ” ਹੈ ਭੀਗੀ ਰੌਨਕ 
ਬੀਤੇ ਲਮਹੋ' ਕੋ ਮੇਰੇ ਪਾਸ ਬੁਲਾਯਾ ਜਾਏ॥ 
ਮੈਂ ਯੇ ਚਾਹੂ ਕਿ ਰਹੇ ਉਨ ਸੇ ਤਔਲੁਕ ਕਾਇਮ 
ਉਨ ਕੀ ਯੇ ਜ਼ਿੰਦ ਹੈ ਕਿ ਸਭ ਕਰਜ਼ ਚੁਕਾਯਾ ਜਾਏ ॥ 


ਰੇਤ ਹੈ ਉਸ ਕਾ ਬਦਨ ਔਰ ਕਲੇਜਾ ਪੌਥਰ 
ਹਾਲੇ ਦਿਲ” ਕਿਸ ਕੋ ਖ਼ੁਮਾਰ ਅਪਨਾ ਸੁਨਾਯਾ ਜਾਏ ॥ 


1. ਜ਼ਿੰਦਗੀ, 2. ਮੁਸਕਾਨ 3. ਆਰਾਮਦਾਇਕ 4. ਨਜ਼ਦੀਕ, 5. ਪਿਆਰ, 6. 
ਗਲਤੀ ਕਰਨ ਵਾਲਾ, 7. ਭਰੋਸਾ, 8. ਰੇਂਦਾ ਬਾਗ, 9.ਪਰਵਾਨ, 10. ਦਿਲ ਦਾ 


1. ਖ਼ੁਸ਼ਬੂਦਾਰ ਸ਼ਬਦ, 2. ਜਾਣ ਬੋਝ ਕੇ, 3. ਤਰਫ, 4. ਹੈਝੂ, 5. ਲਹਿਰਾਂ, 
6. ਬਿਜਲੀ, 7. ਬਦਲ, 8. ਲਿਆਕਤ, 9. ਕਪੜੇ ਲਤੇ, 10. ਮੋਤੀ । 


ਚਾਲ] 


89 90 


ਖੁਦਾ ਰੌਖੇ ਮੇਰੀ ਤਸ਼ਨਾ ਲਬੀ' ਕੋ ॥ 


ਕਿ ਜਿਸਨੇ ਜ਼ਿੰਦਗੀ ਦੀ ਜ਼ਿੰਦਗੀ ਕੋ ॥ 


ਮੁਹੌਂਬਤ ਕਰਨੇ ਵਾਲੋਂ ਕੀ ਜ਼ੁਬਾਂ ਮੇੱ 
ਸਕੂੰ? ਕਹਿਤੇ ਹੈਂ ਦਿਲ ਕੀ ਬੇਕਸੀ” ਕੋ ॥ 
ਜਿਸੇ ਮਹਿਫ਼ਲ ਮੇਂ ਆਨਾ ਹੀ ਨਹੀਂ ਥਾ 
ਨਾ ਜਾਨੇ ਕਿਉਂ ਨਜ਼ਰ ਢੂੰਡੇ ਉਸੀ ਕੋ ॥ 
ਸ਼ਰੀਕੇ ਹਾਲ“ ਜਬ ਕੌਈ ਨ ਹੋ ਤੋਂ 


ਕਰੇ ਫਿਰ ਕਿਆ ਕੋਈ ਗ਼ਮ ਕੋ ਖੁਸ਼ੀ ਕੋ ॥ 


ਨ ਸੋਤੀ ਹੈਂ ਨ ਆਂਖੇ`' ਜਾਗਤੀ ਹੈਂ 
ਸਲਾਮ ਉਸ ਹੁਸਨ ਕੀ ਜਾਦੂਗਰੀ ਕੋ ॥ 


ਸਕੂੰ ਮਿਲ ਕਰ ਨਾ ਚੈਨ ਉਸ ਸੇ ਬਿਛੜ ਕਰ 
ਕਹਾਂ ਲੇ ਜਾਊ ਐਸੀ ਜ਼ਿੰਦਗੀ ਕੌ ॥ 


ਖ਼ੁਮਾਰ ਅਬ ਹਰ ਨਜ਼ਰ ਪਹਿਚਾਨਤੀ ਹੈ 
ਤੁਮਹਾਰੇ ਸ਼ਹਿਰ ਕੇ ਇਸ ਅਜਨਬੀ ਕੋ ॥ 


1. ਬੌਲ੍ਹਾਂ ਦੀ ਪਿਆਸ, 2. ਚੈਨ 3. ਬੇਚੈਨੀ, 4. ਦਿਲ ਦਾ ਦੋਸਤ, ਮਹਿਰਮ, 


ਤਮਾਮ ਕਾਂਟੋ ਕੀ ਨੋਕੇਂ ਗੁਦਾਜ਼' ਕਰ ਦੇਗਾ॥ 
ਯੇ ਕਾਮ ਆ ਕੇ ਕੋਈ ਮੈਅ ਨਵਾਜ” ਕਰ ਦੇਗਾ ॥ 


ਹਵਾਲੇ ਕਰਕੇ ਮੁਝੇ ਵੋਹ ਅਕੇਲੀ ਰਾਤੋ ਕੇ 
ਸੁਲਗਤੇ ਲਮਹੋਂ” ਕੀ ਉਮਰੇ ਦਰਾਜ਼“ ਕਰਦੇਗਾ ॥ 
ਯੇ ਉਸ ਕਾ ਤਰਜ਼ੇ ਅਮਲ ਹੈ ਕਿ .ਕਤਲ ਸੇ ਪਹਿਲੇ 
ਨਵਾਜ਼ਸ਼ੋਂ” ਸੇ ਤੁਝੇ ਸਰਫ਼ਰਾਜ” ਕਰ ਦੇਗਾ॥ 
ਸਮੇ ਸਮੋ ਕੇ ਤੇਰਾ ਹੁਸਨ ਮੇਰੀ ਫ਼ਿਤਰਤ ਮੋੱ 
ਯੇ ਇਸ਼ਕ ਤੁਝ ਸੇ ਮੁਝੇ ਬੇ ਨਿਆਜ਼ ਕਰ ਦੇਗਾ ॥ 
ਮੁਝੇ ਮਿਟਾਨੇ ਕੀ ਕੋਸ਼ਿਸ਼ ਮੇ` ਹੈ ਮੇਰੀ ਹਸਤੀ 
ਕਰਮ ਯੇ ਮੁਝ ਪੇ ਕੋਈ ਚਾਰਾ-ਸਾਜ਼'? ਕਰ ਦੇਗਾ ॥ 


ਖ਼ੁਮਾਰ ਲਾਊਂ ਜ਼ੁਬਾਂ'' ਪਰ ਨਿਆਜ਼-ਏ-ਦਿਲ'? ਵਰਨਾ 
ਮਿਟਾ ਕੇ ਖ਼ਾਕ ਤੁਝੇ ਜ਼ਬਤ-ਏ-ਰਾਜ਼'? ਕਰ ਦੇਗਾ ॥ 


1. ਨਰਮ, 2. ਸ਼ਰਾਬੀ, 3. ਸੁਲਗ ਰਹੇ ਪਲ, 4. ਲੋਮੀ ਉਮਰ, 5. ਕੈਮ ਕਾਜ ਦਾ 
ਢਗ, 6. ਬਖਸ਼ਿਸ਼, ?.ਮਾਲੋਮਾਲ, 8. ਬੇਪ੍ਰਵਾਹ, 9. ਕਿਰਪਾ, 10. ਇਲਾਜ ਕਰਨ 
ਵਾਲਾ ਦੋਸਤ, 11. ਜੀਭ, 12. ਦਿਲ ਦੀ ਗੌਲ, 13. ਭੇਦ ਛੁਪਾਣਾ। 


91 


92 


ਜ਼ਮਾਨਾ ਮੁਝ ਸੇ ਡਰਤਾ ਹੀ ਨਹੀਂ ਹੈ॥ 
ਮੁਖੰਟਾ ਕਾਮ ਕਰਤਾ ਹੀ ਨਹੀਂ ਹੈ ॥ 


ਨਿਗਾਹੇ” ਪੀ ਗਈ ਸਾਰਾ ਸਮੇਦਰ 
ਮਗਰ ਦਿਲ ਹੈ ਕਿ ਭਰਤਾ ਹੀ ਨਹੀਂ ਹੈ॥ 


ਸੁਨਾਏ' ਕਬ ਤੁਝੇ ਅਪਨੀ ਕਹਾਨੀ 
ਕੋਈ ਲਮਹਾ ਠਹਿਰਤਾ ਹੀ ਨਹੀਂ ਹੈ॥ 


ਸੁਹਾਨੀ ਸ਼ਾਮ ਕੇ ਹਮ ਮੁਨਤਜ਼ਿਰ” ਹੈਂ 
ਹਮਾਰਾ ਦਿਨ ਗੁਜ਼ਰਤਾ ਹੀ ਨਹੀਂ ਹੈ॥ 


ਭਲੀ ਲਗਤੀ ਹੈ ਉਸ ਕੀ ਸਾਫ਼ਗੋਈ 
ਜਫ਼ਾ” ਕਰਕੇ ਮੁਕਰਤਾ ਹੀ ਨਹੀਂ ਹੈ॥ 


ਖੁਮਾਰ ਆਂਸੂ ਬਨੇ ਹੈਂ ਫੂਲ ਜਬ ਸੇ 
ਇਧਰ ਸੇ ਗ਼ਮ ਗੁਜ਼ਰਤਾ ਹੀ ਨਹੀਂ ਹੈ॥ 


1. ਉਡੀਕ ਵਿਚ, 2. ਬੇਵਫਾਈ 


ਕੁਰਬਤ” ਭੀ ਫ਼ਾਸਲਾ ਭੀ ਬੜ੍ਹਾਤਾ ਰਹਾ ਕੋਈ ॥ 
ਮਿਲ ਕਰ ਨ ਮਿਲਨੇ ਰੋਜ਼ ਹੀ ਆਤਾ ਰਹਾ ਕੋਈ ॥ 


ਪਾਨੀ ਕੀ ਮੌਜ? ਪਰ ਕਭੀ ਸਾਹਿਲ” ਕੀ ਰੇਤ ਪਰ 
ਗੁਲ ਬੂਟੇ ਉਂਗਲੀਓ' ਸੇ ਬਨਾਤਾ ਰਹਾ ਕੋਈ ॥ 


ਗੁਜ਼ਰੇ ਕਿਸੀ ਕੇ ਸਾਥ ਜੋ ਫ਼ਰਸਤ“ ਕੇ ਚਦ ਰੋਜ਼ 
ਐਸਾ ਲਗਾ ਕਿ ਖ਼ਾਬ ਸਾ ਆਤਾ ਰਹਾ ਕੋਈ ॥ 


ਤਨਹਾ ਅਧੇਰੀ ਰਾਤ ਮੇ ਘਰ ਕੀ ਮੁਡੇਰ” ਪਰ 
ਦਿਲ ਕੇ ਦਿਏ ਜਲਾਤਾ ਬੁਝਾਤਾ ਰਹਾ ਕੋਈ ॥ 


ਸਹਰਾ” ਕੀ ਆਗ ਮੇਂ ਕਭੀ ਦਰਿਆ ਮੇਂ ਡੂਬ ਕਰ 
ਵਾਅਦੇ ਕਿਯੇ ਜੋ ਖ਼ੁਦ ਸੇ ਨਿਭਾਤਾ ਰਹਾ ਕੋਈ ॥ 
ਦਰ ਬਦ ਕਰਕੇ ਸੋ ਗਏ ਅਪਨੇ ਘਰੋਂ ਕੇ ਲੋਗ 


ਅਪਨੀ ਕਹਾਨੀ ਫ਼ਿਰ ਭੀ ਸੁਨਾਤਾ ਰਹਾ ਕੋਈ ॥ 


ਮੁਝ ਕੋ ਖ਼ੁਮਾਰ ਨੀਂਦ ਨ ਆਈ ਤਮਾਮ ਰਾਤ 
ਸਪਨੇ ਕੋ ਆ ਕੇ ਸਪਨਾ ਜਗਾਤਾ ਰਹਾ ਕੋਈ ॥ 


1. ਨੇੜਤਾ, 2. ਲਹਿਰ 3. ਕਿਨਾਰਾ, 4. ਵਿਹਲ, 5. ਬਨੇਰਾ, 6. ਮਾਰੂਥਲ 


93 


94 


ਜਿਦਗੀ ਚਾਂਦ ਕੀ ਦੁਨੀਆ ਮੇਂ ਬਸਰ“ ਕਰ ਸਕਤਾ ॥ 
ਮੈਂ ਅਗਰ ਸਾਥ ਤੇਰੇ ਦਿਲ ਕਾ ਸਫ਼ਰ ਕਰ ਸਕਤਾ ॥ 


ਕਕੈਦ-ਏ-ਹਾਲਾਤ? ਸੇ ਨਾਲਾਂ” ਥੀ ਮੁਹੱਬਤ ਮੇਰੀ 
ਬਸ ਮੈਂ ਇਤਨਾ ਭੀ ਨ ਅਰਜ਼ੇ ਨਜ਼ਰ ਕਰ ਸਕਤਾ ॥ 


ਮੇਰੀ ਸਾਂਸੋਂ ਮੇਂ ਅਗਰ ਹੋਤੀ ਨ ਸਾਂਸੇ' ਤੇਰੀ 
ਕਤਲ ਅਪਨਾ ਤੋ ਮੈਂ ਬੇਖੌਫ਼ ਓ ਖ਼ਤਰ" ਕਰ ਸਕਤਾ ॥ 
ਵੋਹ ਤੋ ਇਕ ਫੂਲ ਹੈ ਆਜ਼ਾਦ ਹੈ ਖ਼ੁਸ਼ਬੂ ਉਸ ਕੀ 
ਮੈਂ ਭਲਾ ਕੈਸੇ ਦਿਲ-ਏ-ਦੋਸਤ” ਮੇਂ ਘਰ ਕਰ ਸਕਤਾ ॥ 
ਇਕ ਆਂਸੂ ਨੇ ਮੁਝੇ ਜਾਨੇ ਸੇ ਰੋਕਾ ਰਸਮਨ£ 
ਵੋਹ ਅਗਰ ਦਿਲ ਸੇ ਨਿਕਲਤਾ ਤੋ ਅਸਰ ਕਰ ਸਕਤਾ ॥ 
ਇਤਨੇ ਹਿੱਸੋਂ ਮੇਂ ਯੇ ਤਕਸੀਮ” ਨ ਹੋਤੇ ਰਿਸ਼ਤੇ 
ਜ਼ਾਤ-ਏ-ਇਨਸਾਂ' ਸੇ ਅਗਰ ਪਿਆਰ ਕੋਈ ਕਰ ਸਕਤਾ ॥ 
ਮੁਝ ਕੋ ਸਮਝਾਨੇ ਖ਼ੁਮਾਰ ਆਏ ਹੈਂ ਉਨ ਕੇ ਆਂਸੂ 
ਕਾਸ਼ ਮੈਂ ਖ਼ੂਨ-ਏ-ਦਿਲੇ ਜਾਨ-ਓ-ਜਿਗਰ” ਕਰ ਸਕਤਾ ॥ 
1. ਬਤੀਤ, 2. ਹਾਲਾਤ ਦੀ ਕੈਦ, 3. ਕਤਰਾਨਾ, 4., ਬਿਨ ਡਰ ਭੈ ਖਤਰੇ ਦੇ, 5. 


ਦੋਸਤ ਦੇ ਦਿਲ ਵਿਚ, 6. ਰਸਮੀਂ ਤੌਰ ਤੇ, 7. ਵੇਡ, 8. ਆਦਮਜਾਤ, 9. ਜਾਨ 
ਜਿਗਰ ਤੇ ਦਿਲ ਦਾ ਖ਼ੂਨ 


ਰੀ ਆਖੋ ਮੋ ਰੌਸ਼ਨੀ ਤੇਰੀ 


ਰੇ ਸੀਨੇ ਮੇ ਤੂ ਧੜਕਤਾ ਹੈ॥ 
ਹੈ ਐਦਰ ਮੇਰਾ ਯੇ ਹੈ ਬਾਹਰ 
ਤਸੌੱਵਰ!” ਭੀ ਏਕ ਧੋਕਾ ਹੈ॥ 


ਡੂਬ ਜਾਨੇ ਕੇ ਬਾਅਦ ਸੋਚੇੱਗੇ 


ਕੰਨ ਦਰਯਾ ਹੈ ਕੌਨ ਪਿਆਸਾ ਹੈ॥ 


ਅਪਨੀ ਅਪਨੀ ਸ਼ਿਕਾਇਤ ਸਭ ਕੋ 
ਮੇਰੀ ਜਾਨਿਬਾ ਸੇ ਕਿਸ ਨੇ ਸੋਚਾ ਹੈ॥ 


ਐਂ ਖ਼ੁਮਾਰ ਉਸ ਕੀ ਜ਼ਿੰਦਗੀ ਮੈਂ' ਹੂੰ 
ਵੌਹ ਮੇਰੀ ਜ਼ਿੰਦਗੀ ਕਾ ਹਿੱਸਾ ਹੈ॥ 


1. ਕਲਪਣਾ, 2. ਜ਼ਿਦਗੀ, 3. ਮੇਰੀ ਤਰਫ਼ 


95 


96 


ਬਦ ੬ ਸੇ ਉ ੮੬ ਜਿ ਮੇਂ ਉ ੮੩ ਰੀਏ | 
ਔਰ ਫਿਰ .ਕੁਰਬਤ' ਮੇਂ ਉਨ ਕੀ ਦਿਨ ਗੁਜ਼ਾਰੇ ਜਾਈਏ ॥ 
ਲੇ ਕੇ ਆਗ਼ੋਸ਼-ਏ-ਅਮਲ ਮੇਂ ਆਪਨੇ ਖ਼ਾਬੋਂ ਕੇ ਸ਼ਬਾਬ” 
ਉਂਗਲੀਓ' ਸੇ ਉਸ ਕੀ ਜ਼ੁਲਫ਼ੋਂ ਕੋ ਸਵਾਰੇ ਜਾਈਏ ॥ 
ਪਥਰੋਂ ਕੇ ਦਿਲ ਨ ਜਬ ਤਕ ਮੋਮ ਕੇ ਆਂਸੂ ਬਨੇ 
ਮਦ ਭਰੇ“ ਆਪਨੇ ਤਰੋਨੁਮ ਸੇ ਪੁਕਾਰੇ ਜਾਈਏ ॥ 
ਅਕਲ ਕਹਿਤੀ ਹੈ ਯਕੀਨਨ ਜੀਤ ਸਕਤੇ ਹੋ ਮਗਰ 


੪੯ 


ਹੈ ਤਕਾਜ਼ਾ" ਯੇ ਮੁਹੱਬਤ ਕਾ ਕਿ ਹਾਰੇ ਜਾਈਏ ॥ 


ਸਾਹਿਲੋਂ? ਕੀ ਚੁਪ ਸੇ ਤੋਂ ਬਿਹਤਰ ਹੈ ਮੌਜੋਂਦ ਕਾ ਹਜੂਮ” 
ਕੌਨ ਕਹਿਤਾ ਹੈ ਕਿਨਾਰੇ ਹੀ ਕਿਨਾਰੇ ਜਾਈਏ ॥ 
ਕਯਾ ਪਤਾ ਕਿਸ ਮੋੜ ਪੇ ਵੋਹ ਅਪਨਾ ਦਾਮਨ” ਖੇਂਚ ਲੇ 


ਜਿਸ ਜਗ੍ਹਾ ਭੀ ਜਾਈਏ ਅਪਨੇ ਸਹਾਰੇ ਜਾਈਏ ॥ 


ਨਫ਼ਰਤੋ' ਕੇ ਆਸਤਾਂ”: ਸੇ ਕੁੱਛ ਨਹੀਂ ਮਿਲਤਾ ਖ਼ੁਮਾਰ 
ਮੈਅ ਬਰਸਤੀ ਹੈ ਮੁਹੌਬਤ ਕੇ ਦੁਆਰੇ ਜਾਈਏ ॥ 


ਮੈਂ ਨੇ ਭੂਲੇ ਸੇ ਭੀ ਕਿਉਂ ਉਸ ਕੋ ਬੁਲਾਯਾ ਹੋਗਾ॥ 
ਮੁਨਤਜ਼ਿਰ' ਦਿਲ ਨੇ ਯੂਹੀਂ ਘਰ ਕੋ ਸਜਾਯਾ ਹੋਗਾ॥ 


ਹਰ ਤਰਫ਼ ਕੈਫ਼” ਕਾ ਸੈਲਾਬ” ਨਸ਼ੇ ਕਾ ਆਲਮ 
ਉਸਨੇ ਖੁਸ਼ਬੂਓ' ਮੇਂ ਕੁੱਛ ਨੂਰ ਮਿਲਾਯਾ ਹੋਗਾ ॥ 


ਉਸ ਕੀ ਹਰ ਸੋਚ ਸੇ ਇਕ ਹਲਕੀ ਸੀ ਖੁਸ਼ਬੂ ਆਈ 
ਜ਼ਿਹਨ” ਮੇਂ ਉਸਨੇ ਕੋਈ ਫੂਲ ਛੁਪਾਯਾ ਹੋਗਾ॥ 


ਮੁਝ ਸੇ ਫਿਰ ਲੇ ਗਯਾ ਵੋਹ ਮੇਰੇ ਸਕੂੰ” ਕੀ ਦੌਲਤ 
ਕਰਜ਼ ਸਾ ਉਸ ਕਾ ਕੋਈ ਮੁਝ ਪੇ ਬਕਾਯਾ ਹੋਗਾ ॥ 


ਆਂਖ ਮੇਂ ਦਿਲ ਕਾ ਲਹੂ ਔਰ ਤਬਸੁਮਾ ਲਬ” ਪਰ 
ਹਮ ਨੇ ਜੋ ਵਾਅਦਾ ਕਿਯਾ ਥਾ ਵੋ ਨਿਭਾਯਾ ਹੋਗਾ ॥ 
ਪਾਂਵ ਕੁੱਛ ਸੋਚ ਕੇ ਰਖਤਾ ਹੈ ਪਰਿਦਾ£ ਯਾਰੋ 
ਯੇ ਕਿਸੀ ਟੂਟੀ ਹੁਈ ਸ਼ਾਖ ਸੇ ਆਯਾ ਹੋਗਾ॥ 


ਕਯਾ ਕਹੂੰ ਹਮ ਨੇ ਮੁਹੌਬਤ ਕਾ ਹਸੀਂ” ਤਾਜ ਮਹਲ 
ਕੈਸੇ ਤਾਅਮੀਰ'£ ਕੀਯਾ ਕੈਸੇ ਗਿਰਾਯਾ ਹੋਗਾ॥ 
ਬੈਠ ਕਰ ਉਸ ਕੀ ਘਨੀ ਛਾਓ' ਮੇਂ ਸਭ ਭੂਲ ਗਏ 
ਪੇੜ ਯੇ ਉਨ ਕੇ ਲੀਏ ਕਿਸ ਨੇ ਲਗਾਯਾ ਹੋਗਾ॥ 
ਕਿਤਨੇ ਬਰਹਮ”! ਹੈਂ ਖ਼ੁਮਾਰ ਆਜ ਹਵਾ ਕੇ ਝੋਂਕੇ 


ਤੁ ਨੇ ਰਸਤੇ ਮੇਂ ਕੋਈ ਦੀਪ ਜਲਾਯਾ ਹੋਗਾ ॥ 


1. ਨੇੜਤਾ, 2. ਅਮਲ ਦੀ ਬੌਕਲ, 3. ਜਵਾਨੀ, 4. ਸ਼ਰਾਬੀ, 5. ਲੈਅ, 6. ਵਾਰ ਲਾਲਾ 
ਵਾਰ ਕਹਿਣਾ, 7. ਕਿਨਾਰੇ, 8. ਲਹਿਰਾਂ, 9. ਭੀੜ, 10. ਪੌਲਾ, 11 . ਨਫ਼ਰਤ ਦੀ 1. ਇਤਜ਼ਾਰ ਵਿੱਚ, 2. ਦਿਮਾਗ, 3. ਹੜ੍ਹ, 4. ਯਾਦ, 5. ਚੈਨ, 6. ਮੁਸਕਾਨ, 7. 
ਥਾਂ ਬੋਲ੍ਹ, 8. ਪੈਛੀ, 9. ਸੁਨੌਖਾ, 10. ਉਸਾਰਿਆ 11. ਨਾਰਾਜ਼ 


97 98 


ਹਿੱਸ-ਏ-ਬਾਤਿਨ” ਸੇ ਯੇ ਦੁਨੀਆਂ ਬੇਖ਼ਬਰ ਹੋਨੇ ਲਗੀ॥ 
ਅਬ ਮੁਹਬਤ ਕੀ ਕਹਾਨੀ ਮੁਖ਼ਤਸਰ£ ਹੋਨੇ ਲਗੀ ॥ 


ਛੁਪ ਗਈ ਆਗੋਸ਼-ਏ-ਨਜ਼ਰ” ਮੇਂ ਮੇਰੀ ਪਿਆਸੀ ਨਜ਼ਰ 
ਖ਼ਾਹਿਸ਼ੇ ਨੌਜ਼ਾਰਗੀ“ ਜਬ ਤੇਜ਼ ਤਰ ਹੋਨੇ ਲਗੀ ॥ 


ਸਚ ਕੀ ਆਂਖੋਂ ਮੇਂ ਭੀ ਆਂਸੂ ਖ਼ਾਬ ਭੀ ਹੈਂ ਅਸ਼ਕਬਾਰ” 
ਅਬ ਨ ਜਾਨੇ ਜ਼ਿਦਗੀ ਕੈਸੇ ਬਸਰ” ਹੋਨੇ ਲਗੀ॥ 
ਪਹਿਲੇ ਸ਼ਿਕਵਾ” ਥਾ ਕਿ ਵੋਹ ਕਰਤੇ ਨਹੀਂ ਮੇਰਾ ਖ਼ਿਆਲ 
ਅਬ ਸ਼ਿਕਾਇਤ ਯੇ ਕਿ ਕੋਸ਼ਿਸ਼ ਕਾਰਗਰ” ਹੋਨੇ ਲਗੀ ॥ 
ਵੋਹ ਇਮਾਰਤ ਜੋ ਉਭਰ ਕਰ ਆ ਰਹੀ ਹੈ ਸਾਮਨੇ 
ਮਜ਼ਿਲੇ ਤਕਮੀਲ”' ਸੇ ਪਹਿਲੇ ਖੇਡਰ ਹੋਨੇ ਲਗੀ ॥ 
ਸ਼ੋਰ ਏ ਮਹਿਫ਼ਿਲ ਭੀ ਸਤਾਏ ਬੇ ਸਕੂੰ '' ਦਿਲ ਕੋ ਖ਼ੁਮਾਰ 
ਖਿਲਵਤੋ”“ਕੀ ਖ਼ਾਮਸ਼ੀ'” ਭੀ ਦਰਦ-ਏ-ਸਰ'ਹੋਨੇ ਲਗੀ ॥ 


ਹਮ ਨੇ ਉਸੇ ਦੇਖਾ ਹੈ ਹਮ ਨੇ ਉਸੇ ਜਾਨਾ ਹੈ॥ 
ਵੋਹ ਪਿਆਰ ਕਾ ਦਰਯਾ ਹੈ ਖ਼ੁਸ਼ਬੂ ਕਾ ਖ਼ਜ਼ਾਨਾ ਹੈ॥ 
ਮਲਬੂਸ” ਫ਼ਕੀਰੀ ਮੇਂ ਆਨਾ ਤੇਰੀ ਚੌਖਟ ਪਰ 
ਰੁਠੀ ਹੋਈ ਕਿਸਮਤ ਸੇ ਮਿਲਨੇ ਕਾ ਬਹਾਨਾ ਹੈ॥ 
ਵੋਹ ਹੋਂਠ ਹੈ' ਖੁਸ਼ਬੂ ਕੇ ਨਾਜ਼ੁਕ ਨਾ ਉਨਹੇਂ' ਸਮਝੋ 
ਕਲੀਓਂ ਕੇ ਤਬੋਸੁਮ” ਕੀ ਠੋਕਰ ਮੇਂ ਜ਼ਮਾਨਾ ਹੈ॥ 
ਫਿਰਤਾ ਹੈ ਜੋ ਗਲੀਓ' ਮੇਂ ਦੀਵਾਨਾ ਸਮਝ ਕਰ ਤਮ 
ਪਥਰ ਨਾ ਉਸੇ ਮਾਰੋ ਵੋਹ ਆਈਨਾਖ਼ਾਨਾ” ਹੈ॥ 
ਹੈਸ ਹੈਸ ਕੇ ਮੇਰੀ ਫ਼ਿਤਰਤ“ ਰੋਤੀ ਹੈ ਲਹੂ ਦਿਲ ਕਾ 
ਜ਼ਖ਼ਮੋਂ ਕੇ ਤਬੌਸੁਮ ਮੇਂ ਇਕ ਦਰਦ ਪੁਰਾਨਾ ਹੈ ॥ 
ਆ ਚਾਂਦ ਕੀ ਕਿਰਨੋ ਸੇ ਜੀ ਭਰ ਕੇ ਬੁਨੇਂ ਸਪਨੇ 


ਰਾਂਤੇ` ਭੀ ਦੋਪਹਿਲੀ ਹੈਂ ਮੌਸਮ ਭੀ ਸੁਹਾਨਾ ਹੈ॥ 


ਮੇਂ ਸੇ ਤਰਾਸ਼ੋਗੇ ਤੁਮ ਕੈਸੇ ਨਏ ਚਿਹਰੇ 
ਭੀ ਹੈਂ ਬੋਸੀਦਾ” ਤੇਸ਼ਾ ਭੀ ਪੁਰਾਨਾ ਹੈ॥ 


ਰੰ ਤ 


1. ਆਤਮ ਗਿਆਨ, 2. ਸੈਖੇਪ, 3. ਨਿਗਾਹ ਦੀ ਗੋਦੀ, 4. ਦੇਖਣ ਦੀ ਇੱਛਾ, ਹਸਤੀ ਹੈ ਖ਼ੁਮਾਰ ਅਪਨੀ ਤਹਿਦਾਰ ਪਹੇਲੀ ਸੀ 
5. ਰੋਂਦਾ ਹੋਇਆ, 6. ਬਤੀਤ, 7. ਮੁਸਕਾਨ, 8. ਸਫ਼ਰ ਵੇਲੇ, 9., ਇਤਰਾਜ਼, ਬਾਹਰ ਸੇ ਹਕੀਕਤ ਹੈ ਅਦਰ ਸੇ ਫ਼ਸਾਨਾ£ ਹੈ॥ 
10. ਠੋਸ, 11. ਪੂਰਤੀ ਦਾ ਸਿਖਰ, 12. ਮਹਿਫਲ ਦਾ ਸ਼ੋਰ, 13. ਬੇਚੈਨ, 14. ਦੀ  == ==== << === << ੩ << ====ਵਵ ਵਣ 
ਇਕੌਲਤਾ, 15. ਖਾਮੋਸ਼ੀ, 16. ਸਿਰਦਰਦ । 1. ਲਿਬਾਸ, 2. ਮੁਸਕਾਨ, 3. ਪਾਰਦਰਸ਼ੀ, 4. ਸੁਭਾਅ, 5. ਪੁਰਾਨਾ, 6. ਕਿੱਸਾ, 


99 100 


ਅਜਬ ਆਲਮ ਹੈ ਅਪਨਾ ਆਲਮ-ਏ-ਇਸ਼ਕ ਓ ਮੁਹੌਬਤ' ਮੇਂ ॥ 
ਹਿਫ਼ਾਜ਼ਤਾ ਮੇਂ ਹੂੰ ਮੈਂ ਉਸ ਕੀ ਵੋਹ ਹੈ ਮੇਰੀ ਹਿਫ਼ਾਜ਼ਤ ਮੇਂ ॥ 


ਨਹਾਕਰ ਆਂਸੂਓ' ਮੇਂ ਆਈ ਹੈਂ ਕਿਰਨੇ ਤਬਸੁਂਮ” ਕੀ 
ਹੈਂ ਕਿਤਨੇ ਗ਼ਮ ਗ਼ਜ਼ਲ ਖੂਆਂ' ਮੇਰੀ ਰਾਹਤ ਕੀ ਤਬੀਅਤ ਮੇਂ ॥ 


ਕਿਸੀ ਕੋ ਜ਼ਿਹਨ ਮੇਂ ਰਖਨਾ ਹੈ ਮੇਰੀ ਦਿਲ ਕੀ ਮਜਬੁਰੀ 
ਤਸੋਵਰ” ਕੀ ਨਜ਼ਰ ਸੇ ਦੇਖਨਾ ਸ਼ਾਮਿਲ ਹੈ ਆਦਤ ਮੇਂ ॥ 


ਖ਼ਿਆਲ-ਏ-ਦੋਸਤ ਸੇ ਖ਼ਾਲੀ ਨਹੀਂ ਹੂੰ ਐ ਗ਼ਮੇ ਦੌਰਾਂ” 
ਅਗਰ ਮਿਲਨੇ ਕੀ ਖ਼ਾਹਿਸ਼ ਹੋ ਤੋ ਮਿਲਨਾ ਮੁਝ ਸੇ ਫ਼ੁਰਸਤ ਮੇਂ ॥ 


ਇਕ ਐਸਾ ਫੂਲ ਭੀ ਮੇਰੀ ਨਜ਼ਰ ਮੇਂ ਹੈ ਚਮਨ ਵਾਲੋਂ 
ਹਜ਼ਾਰੋਂ ਨਿਕਹਤੇਂ” ਮਿਲਤੀ ਹੈਂ ਜਿਸ ਕੀ ਏਕ ਨਿਕਹਤ ਮੇਂ ॥ 


ਜ਼ਰਾ ਸੀ ਆਂਚ ਭੀ ਆਨੇ ਨ ਦੇਂਗੇ ਤੇਰੀ ਸ਼ੁਹਰਤ” ਪਰ 
ਕਿ ਸ਼ਾਨ ਓ ਅਜ਼ਮਤ ਓ, ਇੱਜ਼ਤ ਹੈ ਮੇਰੀ ਤੇਰੀ ਇੱਜ਼ਤ ਮੇਂ ॥ 


ਨਜ਼ਰ ਯੂੰ ਬੋਲਤੀ ਹੈ ਮਲਕਾ-ਏ-ਹੁਸਨ-ਏ-ਤਬਸੁੱਮ ਕੀ 
ਗ਼ਜ਼ਲ ਪੜ੍ਹਤੀ ਹੋ ਜੈਸੇ ਜ਼ਿਦਗੀ ਗੁਲ ਕੀ ਨਜ਼ਾਮਤ” ਮੈਂ ॥ 


ਮੇਰੇ ਘਰ ਕਾ ਪਤਾ ਹੈ ਕਸਰੇ ਸ਼ਾਹੀ" ਚਾਂਦਨੀ ਮਜ਼ਿਲ 
ਮੈਂ ਲਹਰੋਂ ਕੀ ਤਰਹ ਰਹਿਤਾ ਹੂੰ ਦਰਿਆਓਂ ਕੀ -ਵੁਸਅਤ”' 


ਮ | 


ਮੁਹੋਬਤ ਕੇ ਉਫ਼ਕ'? ਪਰ ਐ ਖ਼ੁਮਾਰ ਉਭਰੀ ਨਹੀਂ ਸੁਰਸ਼ੀ, 
ਅਭੀ ਸ਼ਾਇਦ ਕਮੀ ਕੋਈ ਰਹ ਗਈ ਹੈ ਦਿਲ ਕੀ ਚਾਹਤ ਮੇਂ ॥ 


1 ਪਿਆਰ ਦੀ ਦੁਨੀਆ 2. ਸੁਰੱਖਿਆ 3 ਮੁਸਕਾਨ 4. ਗ਼ਜ਼ਲ ਗਾਉਣ ਵਾਲਾ, 
5. ਕਲਪਨਾ, 6. ਜ਼ਮਾਨੇ ਦਾ ਦੁਖ, 7. ਖੁਸ਼ਬੂਆਂ, 8. ਸ਼ਾਨ, 9. ਹਕੂਮਤ , 10., 


ਬਾਦਸ਼ਾਹ ਦਾ ਮਹਿਲ, 11. ਫੋਲਾਓ, ੧੭. ਅਸਮਾਨ | 


0 


ਸ਼ਬੂ ਨਹੀਂ ਹੈ ਰੈਗ ਨਹੀਂ ਰੌਸ਼ਨੀ ਨਹੀਂ॥ 
ਰੇ ਬਜ਼ੈਰ ਜ਼ਿੰਦਗੀ ਯੋ ਜ਼ਿੰਦਗੀ ਨਹੀਂ ॥ 


ਬਿਖਰੇ ਹੂਏ ਹੈਂ ਆਂਸੂ ਮੁਹੋਂਬਤ ਕੇ ਚਾਰ ਸੂ 
ਕਹਤੇ ਹੋ ਫਿਰ ਭੀ ਰਾਤ ਯੇ ਤਾਰੋਂ ਭਰੀ ਨਹੀਂ ॥ 
ਕਿਤਨੀ ਹੀ ਇਲਤਜਾਏਂ? ਖੜੀ ਹੈਂ .ਕਤਾਰ ਮੇਂ 
ਮੇਰੀ ਗੁਜ਼ਾਰਿਸ਼ ਆਪ ਸੇ ਯੋ ਆਖ਼ਰੀ ਨਹੀਂ ॥ 
ਇਸ ਜਾਂ-ਬ-ਲਬ ਪੇ ਆਪ ਕੀ ਇਕ ਮਿਹਰਬਾਂ ਨਜ਼ਰ 
ਬਦਾ ਨਵਾਜ਼ ਅਬ ਜੋ ਨਹੀਂ ਤੋਂ ਕਭੀ ਨਹੀਂ ॥ 
ਖ਼ਾਹਿਸ਼ ਕੋ ਏਕ ਜੁਰਮ ਸਮਝਤੇ ਹੋ ਤੁਮ ਤੋਂ ਫਿਰ 


ਦੁਨੀਆਂ ਮੇਂ ਇਸ ਗੁਨਾਹ ਸੇ ਕੋਈ ਬਰੀ ਨਹੀਂ॥ 


ਆਓ ਖ਼ੁਮਾਰ ਲੰਟ ਚਲੇ ਅਪਨੇ` ਗਾਉਂ ਕੌ 
ਇਸ ਸ਼ਹਿਰ-ਏ-ਖ਼ੁਦਪ੍ਰਸਤ' ਮੇਂ ਅਪਨਾ ਕੋਈ ਨਹੀਂ ॥ 


1. ਚਾਰੇ ਪਾਸੇ, 2. ਬੇਨਤੀ, 3. ਖ਼ੁਦਗ਼ਰਜ਼ ਸ਼ਹਿਰ 


101 


102 


ਫੂਲ ਸ਼ਰਮਾ ਗਏ ਤਬੌਂਸੁੱਮ' ਕੇ 
ਮੇਰੇ ਆਂਗਨ ਮੇਂ ਜਬ ਖਿਲੇ ਆਂਸੂ ॥ 
ਕੁਛ ਸਮਝਤੇ ਨਹੀ ਸਿਤਾਰੋਂ ਕੋ 
ਮੇਰੀ ਆਂਖੋਂ ਕੇ ਲਾਡਲੇ ਆਂਸੂ ॥ 


ਰਹਿਨੇ` ਦੇਤੇ` ਨਹੀ ਮੁਝੇ ਤਨਹਾ? 
ਤੁਮ ਜੋ ਬਿਛੜੇ ਤੋਂ ਆ ਗਏ ਆਂਸੂ ॥ 


ਖ਼ਾਮਸ਼ੀ“ ਕੀ ਜ਼ਬਾਨ ਮੋ ਅਕਸਰ 
ਅੱਛੇ ਲਗਤੇ` ਹੈਂ ਬੋਲਤੇ ਆਂਸੂ ॥ 


ਆਪ ਹੀ ਆਪ ਸੋਚ ਕਰ ਕਿਆ ਕਿਆ 
ਰੋਤੇ ਰੋਤੇ ਬਹੁਤ ਹੈਸੇ ਆਂਸੂ॥ 


1. ਮੁਸਕਾਨ, 2. ਇਕੌਲਾ, 3. ਬਨੇਰਿਆਂ ਤੋਂ, 4. ਖਾਮੋਸ਼ੀ 5. ਕਲਪਣਾ 


ਲਿਖੇ ਥੇ ਆਂਸੂਓਂ ਸੇ ਜੋ ਫ਼ਸਾਨੇ ਯਾਦ ਕਰਤੇ ਹੈਂ ॥ 
ਕਭੀ ਤੋ ਆ ਤੁਝੇ ਬੀਤੇ ਜ਼ਮਾਨੇ ਯਾਦ ਕਰਤੇ ਹੈਂ ॥ 
ਵੋਹ ਇਕ ਮੌਸਮ ਥਾ ਉਸ ਕੋ ਏਕ ਦਿਨ ਆਖ਼ਰ ਬਦਲਨਾ ਥਾ 
ਨਾ ਜਾਨੇ ਕਿਉਂ ਉਸੇ ਰਿਸ਼ਤੇ ਪੁਰਾਨੇ ਯਾਦ ਕਰਤੇ ਹੈਂ ॥ 
ਚਟਕਤੀ ਧੌਪ ਕਲੀਓ' ਕੀ ਔਰ ਆਮੇਂ ਕੇ ਘਨੇ ਸਾਏ 
ਬ ਚਸ਼ਮ-ਏ-ਨਮ' ਤੁਝੇ ਮਜ਼ਰ”ਸੁਹਾਨੇ ਯਾਦ ਕਰਤੇ ਹੈਂ ॥ 


ਕਭੀ ਲਫਜ਼ੇਂ ਕੇ ਲਹਿਜੇ ਸੇ ਕਭੀ ਮਾਅਨੀ ਕੀ ਖੁਸ਼ਬੂ ਸੇ 
ਗ਼ਜ਼ਲ ਮੇਂ ਤੁਝ ਕੋ ਹਮ ਕਿਸ ਕਿਸ ਬਹਾਨੇ ਯਾਦ ਕਰਤੇ ਹੈਂ॥ 


ਵੋਹ ਬਰਕ ਏ ਬੇ ਵਫ਼ਾ" ਦੇਖੀ ਨਾ ਜਿਸ ਨੇ ਖ਼ਾਕ ਭੀ ਮੁੜ ਕਰ 
ਉਸੇ ਅਬ ਤੌਕ ਸੁਲਗਤੇ ਆਸ਼ੀਆਨੇ” ਯਾਦ ਕਰਤੇ ਹੈਂ॥ 
ਅਬ ਆ ਜਾ ਲੰਟ ਕੇ ਨਗ਼ਮੋਂ ਮੇਂ ਮੇਰੇ ਰੂਹ-ਏ-ਮੌਸੀਕੀ” 


ਕਿ ਰੇਜ਼ ਓ ਸ਼ਬ ਤੁਝੇ ਤੇਰੇ ਠਿਕਾਨੇ ਯਾਦ ਕਰਤੇ ਹੈਂ ॥ 


ਦਰ ਏ ਦੌਲਤ” ਪੇ ਆਕਰ ਭੀ ਸਦਾਏ”! ਜੋ ਨਹੀਂ ਦੇਤੇ 
ਖ਼ੁਮਾਰ ਐਸੇ ਫ਼ਕੀਰੋਂ ਕੋ ਖ਼ਜ਼ਾਨੇ ਯਾਦ ਕਰਤੇ ਹੈਂ ॥ 


1. ਗਿਲੀਆਂ ਔਖਾਂ, 2. ਦਿਸ਼, 3. ਅਰਥ, 4. ਬੇਵਫਾਈ ਦੀ ਬਿਜਲੀ, 5., 
ਆਹਲਣੇ, 6. ਸਗੀਤ ਦੀ ਆਤਮਾ, 7. ਦਿਨ ਰਾਤ, 8. ਟੋਂਟਾ ਹਾਰ, 9. ਹੈਝੂ , 
10. ਦੌਲਤ ਦਾ ਦਰਵਾਜ਼ਾ, 11. ਆਵਾਜ਼ਾਂ 


103 


104 


ਲਬ ਕੋ ਅਫ਼ਸੁਰਦਾ” ਹੈਸੀ, ਪਲਕੋਂ ਕੌ ਗੌਹਰ? ਦੇ ਗਯਾ ॥ 
ਵੋਹ ਮੁਝੇ ਗਹਿਰੇ ਖਿਆਲੋਂ ਕੇ ਸਮਦਰ ਦੇ ਗਯਾ ॥ 
ਮੈਨੇਂ' ਤੋਂ ਮਾਂਗੀ ਥੀ ਉਸ ਸੇ ਏਕ ਸ਼ਬ” ਕੀ ਚਾਂਦਨੀ 
ਵੋਹ ਸੁਲਗਤੀ ਧੂਪ ਕਾ ਆਂਖੋਂ ਕੋ ਮਜ਼ਰ' ਦੇ ਗਯਾ ॥ 
ਉਸ ਕੇ ਜਲਵੋਂ` ਕੋ ਤਰਸਦੀ ਹੈਂ ਨਿਗਾਹੇਂ ਆਜ ਭੀ 
ਵੋਹ ਜੋ ਰੇਗ ਏ ਦਸ਼ਤ” ਕੋ ਫੂਲੋਂ' ਕਾ ਪੈਕਰ ਦੇ ਗਯਾ ॥ 
ਪਿਆਰ ਕੇ ਪਨਘਟ ਪੇ ਆਨੇ ਕੇ ਲੀਏ ਸ਼ਾਮ ਓ ਸਹਰ£ 
ਏਕ ਅਲਬੇਲਾ ਕਿਸੀ ਕੋ ਦਿਲ ਕੀ ਗਾਗਰ ਦੇ ਗਯਾ ॥ 
ਸਰਦ ਮੌਸਮ ਮੇ ਠਠਰਤੀ?” ਬੇ ਵਫ਼ਾਈ ਕੋ ਕੋਈ 
ਹਮਸਫ਼ਰ ਗੁੱਸੇ ਮੇਂ ਆਕਰ ਅਪਨੀ ਚਾਦਰ ਦੇ ਗਯਾ॥ 
ਮੇਰੀ ਆਵਾਰਾ ਤਬੀਅਤ ਕੋ ਤਿਰਾ ਹੁਸਨ ਓ ਜਮਾਲ! 
ਏਕ ਮਰਕਜ਼? ਏਕ ਮਕਸਦ? ਏਕ ਮਹਿਵਰ'' ਦੇ ਗਯਾ ॥ 
ਜ਼ੌਰੇ ਜ਼ੌਰੇ ਮੇਂ ਸਮੇਟੀ ਮੈਂਲੇ ਸਾਰੀ ਕਾਇਨਾਤ”? 
ਮੁਝ ਕੋ ਇਕ ਤਹਿਰੀਕ ਸੀ ਵੁ ਆ ਕੇ ਅਕਸਰ ਦੇ ਗਯਾ ॥ 
ਦਰਦ ਕੀ ਰੌਤ ਮੇਂ ਬਰਸਤਾ ਹੈ ਬਹੁਤ ਅਬਰ'“-ਏ-ਖ਼ਿਆਲ 
ਤੇਰਾ ਗ਼ਮ ਦੁਨੀਆਂ ਕੋ ਕਿਤਨੇ ਹੀ ਸੁਖਨਵਰ'“ ਦੇ ਗਯਾ ॥ 
ਕੈਸੇ ਕੈਸੇ ਆਪ ਨੇ ਗੋਸ਼ੇ: ਨਿਕਾਲੇ ਹੈਂ ਖ਼ੁਮਾਰ 
ਕੌਨ ਹੈ ਜੋ ਇਸ ਗ਼ਜ਼ਲ ਕੋ ਐਸੇ ਤੇਵਰ ਦੇ ਗਯਾ ॥ 


ਮੁਝ ਸੇ ਅਸ਼ਕੋਂ ਕੇ ਗਹੁਰ' ਯਾਦੋਂ ਕੀ ਦੌਲਤ ਲੇ ਜਾ॥ 
ਐ ਮੇਰੀ ਰੁਹ-ਏ-ਗ਼ਜ਼ਲ ਅਪਨੀ ਅਮਾਨਤ ਲੇ ਜਾ ॥ 
ਬੇ ਨਿਆਜ਼ੀ ਕੇ ਬੀਆਬਾਂਨ ਮੇਂ ਰਹਿਲੇ ਵਾਲੇ 
ਆ ਮੇਰੇ ਸ਼ਹਿਰ ਸੇ ਰਿਸ਼ਤੋ'` ਕੀ ਜ਼ਰੂਰਤ ਲੇ ਜਾ॥ 
ਦੇਖਨੇ ਹੈ ਅਭੀ ਕੁਛ ਇਸ਼ਕ ਓ ਵਫ਼ਾ ਕੇ ਕਿੱਸੇ 
ਖ਼ਾਬ ਦੇ ਜਾ ਮੁਝੇ ਐ ਦੋਸਤ ਹਕੀਕਤ ਲੇ ਜਾ॥ 
ਵੋਹ ਜੋ ਵਾਅਦੇ ਹੈਂ ਖੜੇ ਰਾਹ ਮੇਂ ਤੇਰੀ ਕਬ ਸੇ 


ਉਨ ਕੀ ਭੀਗੀ ਹੂਈ ਆਂਖੋਂ ਸੇ ਇਜਾਜ਼ਤ ਲੇ ਜਾ॥ 


ਐ ਨਜ਼ਰ ਦੇਖ ਹੈ ਕਯਾ ਸਿਹਨੇ- ਏ-ਚਮਨ ਮੇਂ ਰੌਨਕ 
ਹੈਸਤੇ ਰਹਿਨਾ ਹੈ ਤੋਂ ਫੂਲੋਂ ਕੀ ਤਬੀਅਤ ਲੇ ਜਾ॥ 


ਐ ਸਬਾ” ਉਨ ਕੇ ਤਸੋਵਰ” ਕੇ ਨਿਹਾਂਖ਼ਾਨੋ- ਤਕ 


ਮੇਰੇ ਪੈਗ਼ਾਮ ਸੇ ਪੈਗ਼ਾਮ ਕੀ ਨਿਕਹਤ£ ਲੇ ਜਾ॥ 


ਇਸ ਸੇ ਪਹਿਲੇ ਕਿ ਚਲੇਂ ਠੰਢੀ ਹਵਾਏਂ' ਗ਼ਮ ਕੀ 
ਮੇਰੇ ਅਸ਼ਆਰ ਸੇ ਲਫਜ਼ੋਂ ਕੀ ਹਰਾਰਤ” ਲੇ ਜਾ॥ 


ਪਰਦਾ ਏ ਹੁਸਨ ਮੇਂ ਭੀ ਛੁਪ ਨਾ ਸਕੇ ਵੋ ਜਲਵਾ 
ਭਰ ਕੇ ਆਖੋਂ ਮੇਂ ਖੁਮਾਰ ਇਤਨੀ ਬਸੀਰਤ ਲੇ ਜਾ ॥ 


1. ਉਦਾਸ, 2. ਮੋਤੀ, 3., ਰਾਤ, 4., ਦ੍ਰਿਸ਼, 5. ਜੈਗਲ ਦਾ ਰੇਤਾ, 6 ਸ਼ਾਮ 
ਸਵੇਰ, 7. ਕੈਬਦੀ, 8. ਸੁਹੌਪਣ ਤੇ ਨੂਰ, 9. ਕੇਂਦਰ, 10. ਮਨੋਰਥ, 11. ਕੇਂਦਰ, 


ਹਰ 1. ਮੋਤੀ, 2. ਵਿਹੜਾ, 3. ਸਵੇਰ ਦੀ ਹਵਾ, 3. ਕਲਪਨਾ, 5. ਜਿਥੇ ਭੇਦ ਹੋਣ, 
12. ਵਿਸ਼ਵ. 13. ਬਦਲ, 14. ਸ਼ਾਇਰ, 15. ਪੇਖ 


6. ਖ਼ੁਸ਼ਬੂ, 7. ਤਪਸ਼, 8. ਨਜ਼ਰ, ਦਿਸ਼ਟੀ 


105 106 


ਸ਼ੰਕ ਸੇ ਮੈਂਨੇ ਜਲਾਏ ਹੈਂ ਇਨਾਯਤ” ਕਰਨਾ ॥ 
ਐ ਹਵਾ ਮੇਰੇ ਚਿਰਾਗੋਂ ਕੀ ਹਿਫ਼ਾਜ਼ਤ ਕਰਨਾ ॥ 


ਇਸ ਤਰਫ਼ ਪਿਆਰ ਕੀ ਬਸਤੀ ਹੈ ਜ਼ਮਾਨੇ ਵਾਲੋਂ 
ਜੀ ਮੇਂ ਆ ਜਾਏ ਤੋ ਇਸ ਕੀ ਭੀ ਜ਼ਿਆਰਤ£ ਕਰਨਾ ॥ 


ਯਾਦ ਆਤਾ ਹੈ ਮੁਝੇ ਜ਼ੇਰ ਏ ਤਬੌਸੁਮ” ਰੋਨਾ 
ਔਰ ਵੋਹ ਅਸ਼ਕੋਂ“ ਕਾ ਤਬੰਸੁਮ” ਸੇ ਸ਼ਿਕਾਇਤ ਕਰਨਾ ॥ 
ਓੜ੍ਹਕੇ ਖਿਰਦ5 ਓ ਦਾਨਾਈ” ਕਾ ਜਾਮਾ ਤਨ ਪਰ 
ਕਿਤਨਾ ਆਸਾਂ ਹੈ ਜ਼ਮਾਨੇ ਕੋ ਨਸੀਹਤ ਕਰਨਾ ॥ 
ਯੋ ਨਈ ਨਸਲ ਕੀ ਖ਼ੁਸ਼ਬੂ ਹੈ ਰਹੇਗੀ ਪਲ ਭਰ 
ਸੋਚ ਕਰ ਇਸ ਕੀ ਅਦਾਓ' ਸੇ ਮੁਹੌਬਤ ਕਰਨਾ ॥ 
ਰੋਕਨਾ ਰਾਹ ਕੇ ਪਥਰ ਕੀ ਹੈ ਅਗਰ ਆਦਤ 
ਅਜ਼ਮਾਂ ਕੇ ਪਾਓਂ ਕੀ ਫ਼ਿਤਰਤ” ਹੈ ਬਗ਼ਾਵਤ ਕਰਨਾ ॥ 


ਦਿਲ ਸੇ ਮਹਿਰਮ” ਹੈ ਇਸ ਸ਼ਹਿਰ ਕਾ ਸੀਨਾ ਯਾਰੋ 
ਜ਼ੀਰ ਮੁਮਕਿਨ”' ਹੈ ਯਹਾਂ ਇਸ਼ਕ ਓ ਮੁਹੌਬਤ ਕਰਨਾ ॥ 


ਐਨ ਮੁਮਕਿਨ ਹੈ ਤੇਰਾ ਹਾਥ ਪਕੜ ਲੇ ਕੋਈ 
ਫਿਰ ਭੀ ਲਿਖਨੇ ਕੀ ਖ਼ੁਮਾਰ ਉਨ ਕੋ ਜਸਾਰਤ' ਕਰਨਾ ॥ 


ਘੁਟ ਕੇ ਮਰ ਜਾਨੇ ਸੇ ਇੱਜ਼ਤ ਪਿਆਰ ਕੀ ਬੜਤੀ ਨਹੀਂ ॥ 
ਜ਼ਿਦਗੀ ਸੇ ਇਸ ਤਰ੍ਹਾਂ ਕੀ ਦੁਸ਼ਮਨੀ ਔਛੀ ਨਹੀਂ ॥ 
ਇਸ ਕਦਰ ਤੇਰੀ ਮੁਹੌਬਤ ਨੇ ਅਕੇਲਾ ਕਰ ਦੀਆ 
ਅਬ ਤੋ ਤਨਹਾਈ!'ਭੀ ਆਕਰ ਦਿਲ ਕੋ ਬਹਿਲਾਤੀ ਨਹੀਂ ॥ 


ਜਮ ਗਈ ਜਜ਼ਬਾਤ ਕੀ ਸਰਦੀ ਸੇ ਸ਼ਾਯਦ ਰਾਹ ਮੇਂ 
ਬਾਤ ਜੋ ਮੈਂ ਨੇ ਕਹੀ ਵੋਹ ਆਪ ਤੌਕ ਪਹੁੰਚੀ ਨਹੀਂ ॥ 


ਪੂਛਤੀ ਫਿਰਤੀ ਹੈਂ ਆਂਖੇਂ ਨੀਂਦ ਕੇ ਘਰ ਕਾ ਪਤਾ 
ਏਕ ਮੁੱਦਤ ਸੇ ਮੇਰੀ ਦੀਵਾਨਗੀ ਸੋਈ ਨਹੀਂ॥ 
ਆਸੂਓਂ ਕੇ ਪਾਓਂ ਛੂਤੇ ਹੈਂ ਯਹਾਂ ਲਾਲ ਓ ਗਹੁਰ? 
ਯੇ ਫ਼ਕੀਰੇਂ ਕਾ ਨਗਰ ਹੈ ਸ਼ਾਹੋਂ ਕੀ ਬਸਤੀ ਨਹੀਂ ॥ 


ਫ਼ਿਕਰ” ਕੇ ਆਂਗਨ ਮੇਂ ਜਬ ਸੇ ਗੁਲ ਤਬਸੁਮ“ ਕੇ ਖਿਲੇ 
ਏਕ ਖ਼ੁਸ਼ਬੂ ਸੀ ਮੇਰੇ ਕਮਰੇ ਸੇ ਜਾਤੀ ਹੀ ਨਹੀਂ ॥ 


ਹੈ ਮਕੀਂ” ਮੇਰੀ ਨਜ਼ਰ ਮੇਂ ਮੌਸਮ ਏ ਗੁਲ ਕੀ ਬਹਾਰ 
ਐ ਖ਼ਿਜ਼ਾਂ੯ ਤੇਰੇ ਲੀਏ ਕੋਈ ਜਗਾ ਖਾਲੀ ਨਹੀਂ ॥ 
ਇਸ ਕੀ ਬਾਤੋ' ਕਾ ਨਾ ਕੋਈ ਸਰ ਨਾ ਕੋਈ ਪੈਰ ਹੈ। 
ਐ ਨਜ਼ਰ ਤੂ ਨੇ ਯੇ ਦੁਨੀਆ ਗ਼ੌਰ ਸੇ ਦੇਖੀ ਨਹੀਂ ॥ 
ਅਲਵਿਦਾਅ ਕਹਿਕੇ ਮੁਝ ਕੋ ਉਸ ਕੀ ਉਲਫ਼ਤ” ਐ ਖ਼ੁਮਾਰ 
ਇਸ ਤਰ੍ਹਾਂ ਖੋਈ ਕਿ ਵਾਪਸ ਫਿਰ ਕਭੀ ਲੌਟੀ ਨਹੀਂ ॥ 


1 . ਮਿਹਰਬਾਨੀ, 2. ਯਾਤਰਾ, 3 .ਮੁਸਕਾਨ, 4 .ਹੇਝੂਆਂ, 5 .ਮੁਸਕਾਨ, 6.ਅਕਲ , 7. ਸਿਆਣਪ, 


8. ਹੌਸਲਾ, 9. ਸੁਭਾਅ, 10. ਵੈਚਿਤ, 11. ਅਸਭਵ, 12. ਹਿੰਮਤ 1. ਇਕੱਲਤਾ, 2. ਮੋਤੀ, 3. ਚੇਤਨਾ, 4. ਮੁਸਕਾਨ, 5. ਨਿਵਾਸੀ, 6. ਪਤਝੜ, 7. ਪਿਆਰ 


107 108 


1. ਬਾਣਾ, 2. 


ਤੁਝੇ ਦਿਲ ਸੇ ਭੁਲਾ ਦੇਨੇ ਕਾ ਹੀ ਹਮ ਫ਼ੈਸਲਾ ਕਰਤੇ ॥ 
ਮਗਰ ਫੂਲੋਂ ਕੋ ਉਨ ਕੇ ਖ਼ੁਦ ਸੇ ਕੈਸੇ ਜੁਦਾ ਕਰਤੇ ॥ 

੬੨੦ ਚ ਸੇ ਧੁਪ ਨੇ ਹੋਏ ਹੇ 1 
ਕੋਈ ਬਾਦਲ ਨਜ਼ਰ ਆਤਾ ਤੋ ਉਸ ਸੇ ਇਲਤਜਾ? ਕਰਤੇ ॥ 


ਸੁਨਾਤੇ ਸ਼ੌਕ ਸੇ ਕਿੱਸਾ ਮੁਹੱਬਤ ਕਾ ਤੁਮਹੇਂ ਲੇਕਿਨ 
ਕਹਾਂ ਸੇ ਇਨਤਿਹਾ£ ਹੋਤੀ ਕਹਾਂ ਸੇ ਇਬਤਦਾ“ ਕਰਤੇ ॥ 
ਖਲਾਅ ਮੇਂ ਦੇਖਤਾ ਰਹਿਤਾ ਹੈ ਵੋਹ ਉੜਤੇ ਪਰਿਦੋਂ ਕੋ 
ਕੋਈ ਆਤਾ ਸਮਝ ਮੇਂ ਰੋਗ ਤੋ ਉਸ ਕੀ ਦਵਾ ਕਰਤੇ ॥ 


ਨਈ ਕਦਰੋਂ ਕੀ ਬਸਤੀ ਮੇਂ ਹਮਾਰਾ ਘਰ ਅਗਰ ਹੋਤਾ 
ਤੋਂ ਹਮ ਭੀ ਤੁਮ ਸੇ ਮਿਲਨੇ ਕਾ ਫ਼ਕਤ” ਵਾਅਦਾ ਕੀਤਾ ਕਰਤੇ ॥ 


ਅਗਰ ਰਖਤੇ ਹਟਾ ਕਰ ਰਾਤ ਕਾ ਪਰਦਾ ਵੋਹ ਖਿੜਕੀ ਕਾ 
ਹਮ ਆਕਰ ਚਾਂਦਨੀ ਕੇ ਰੂਪ ਮੇਂ ਉਨ ਸੇ ਮਿਲਾ ਕਰਤੇ ॥ 
ਨਾ ਕਰ ਦੇਤਾ ਅਗਰ ਆਖੇਂ ਕੋ ਦੀਵਾਨਾ ਤੇਰਾ ਜਲਵਾ 
ਤੁਝੇ ਇਕ ਬਾਰ ਫਿਰ ਹਮ ਦੇਖਨੇ ਕਾ ਹੌਸਲਾ ਕਰਤੇ ॥ 
ਗਮੇ ਉਲਫ਼ਤ ਕਾ ਕੋਈ ਪਾਓਂ ਮੇਂ ਕਾਂਟਾ ਚੁਭਾ ਹੋਤਾ 
ਤੋਂ ਅਸ਼ਕੋਂ?” ਕੀ ਤਰਹ ਲਮਹੇ£ ਭੀ ਰੁਕ ਰੁਕ ਕਰ ਚਲਾ ਕਰਤੇ ॥ 
ਖ਼ੁਮਾਰ ਇਸ ਚਲਤੇ ਫਿਰਤੇ ਦੌਰ ਮੇਂ ਹੋਤਾ ਕੋਈ ਹਮਦਮ 
ਤੋ ਹਮ ਆਪਨੇ ਲਹੁ ਸੇ ਦੋਸਤੀ ਕਾ ਹੌਕ ਅਦਾ ਕਰਤੇ ॥ 


ਬੇਨਤੀ, 3. ਅਤ, 4. ਸ਼ੁਰੂਆਤ, 5. ਸਿਰਫ਼, 6. ਪਿਆਰ ਦਾ ਦੁੱਖ 


7. ਹੈਝੂ 8. ਪਲ 


ਮੁਝ ਸੇ ਅਬ ਮੇਰੀ ਤੜਪ ਭੀ ਬਦਗੁਮਾ' ਸੀ ਹੋ ਗਈ ॥ 
ਜ਼ਿੰਦਗੀ ਖਾਮੋਸ਼ੀਓ' ਕੀ ਦਾਸਤਾਂ? ਸੀ ਹੋ ਗਈ ॥ 
ਰਾਤ ਦਿਨ ਆਖੋਂ ਸੇ ਟਪਕੇ ਹੈ ਕਲੇਜੇ ਕਾ ਲਹੂ 


ਜ਼ੀਸਤ” ਅਬ ਜ਼ਖਮੋ ਕੀ ਜੈਸੇ ਗੁਲਿਸਤਾਂ" ਸੀ ਹੋ ਗਈ॥ 


ਲੇ ਗਯਾ ਹੈ ਫੁਲ ਕੈਸੇ ਦਿਲ ਕੇ ਆਂਗਨ ਮੇਂ ਕੋਈ 
ਅਬ ਤੋ ਖੁਸ਼ਬੂ ਭੀ ਤਬੀਅਤ ਪਰ ਗਿਰਾਂ” ਸੀ ਹੋ ਗਈ ॥ 


ਜ਼ਿਦਗੀ ਕੀ ਧੁਪ ਕਾ ਚਿਹਰਾ ਗੁਬਾਰ ਆਲੂਦ” ਹੈ 
ਸ਼ਹਿਰ ਏ ਦਿਲ ਕੀ ਚਾਂਦਨੀ ਭੀ ਨੀਮ ਜਾਂ” ਸੀ ਹੋ ਗਈ ॥ 


ਫੁਲ ਔਰ ਸ਼ਬਨਮ ਕਾ ਰਿਸ਼ਤਾ ਮੁਖ਼ਤਸਰ” ਸਾ ਥਾ ਮਗਰ 
ਏਕ ਸ਼ਬ” ਕੀ ਦੋਸਤੀ ਇਕ ਦਾਸਤਾਂ ਸੀ ਹੋ ਗਈ ॥ 


ਕੂਚਾ ਕੂਚਾ'? ਪੁਛਤੀ ਫਿਰਤੀ ਰਹੀ ਤੇਰਾ ਪਤਾ 


ਤੁਝ ਸੇ ਮਿਲਤੇ ਹੀ ਮੁਹੌਬਤ ਬੇਜ਼ੁਬਾਂ ਸੀ ਹੋ ਗਈ॥ 


ਆਪ ਕੇ ਤਸ਼ਰੀਫ਼ ਲਾਨੇ ਸੇ ਯਹਾਂ ਬਦਾ ਨਵਾਜ਼ 
ਮੇਰੇ ਕਾਸ਼ਾਨੇ” ਕੀ ਧਰਤੀ ਆਸਮਾਂ ਸੀ ਹੋ ਗਈ॥ 


1. ਸ਼ੌਂਕੀ, 2. ਕਹਣੀ, 3. ਜੀਵਨ, 4. ਬਾਗ, 5. ਭਾਰਾ, 6. ਭਰਿਆ, 7. ਧੁੰਦਲਾ, 9. ਰਾਤ, 


10. ਗਲੀ ਗਲੀ, 11 ਘਰ 


109 


110 


ਆ ਨਾ ਜਾਏ ਗ਼ਮ ਮੇਰਾ ਤੇਰੀ ਖੁਸ਼ੀ ਕੀ ਰਾਹ ਮੇਂ 


ਇਸ ਲੀਏ ਮਿਲ ਕਰ ਤਬੀਅਤ ਸ਼ਾਦਮਾ” ਸੀ ਹੋ ਗਈ ॥ 
ਲਬ” ਸੀਏ ਆਂਸੂ ਪੀਏ ਕਿਸ ਕਿਸ ਬਹਾਨੇ ਸੇ ਜੀਏ ਰੈ ੍ ਕਰ 
ਫਿਰ ਭੀ ਲਗਤਾ ਹੈ ਕਿ ਦੁਨੀਆ ਰਾਜ਼ਦਾਂਸੀ ਹੋ ਗਈ॥ ਤੜਪਤੀ ਬੇਕਰਾਰੀ' ਕਾ ਸਰਾਪਾ? ਦੇਖਨੇ ਵਾਲੇ ॥ 


ਬੜਾ ਦਿਲ ਹੈ ਤੇਰਾ ਬਿਰਹਾ ਕੋ ਰੋਤਾ ਦੇਖਨੇ ਵਾਲੇ ॥ 
ਪਾ ਬਰਹਨਾ!” ਚਲ ਰਹਾ ਹੈ ਪਰਬਤੋਂ' ਮੇਂ ਕਾਰਵਾਂ 4 ਵਾ ਨਾਦ 
ਰਾਸਤਾ ਗੁਮ ਹੋ ਗਯਾ ਮਜ਼ਿਲ ਧੂੰਆਂ ਸੀ ਹੋ ਗਈ॥ ਜੀ ਸੀ ਰਿ 
ਹੈਸੇ ਮਜਬੁਰੀਏ ਉਲਫ਼ਤ” ਕਾ ਜਲਵਾ ਦੇਖਨੇ ਵਾਲੇ ॥ 
ਸਰਹਦੋਂ ਸੇ ਜਬ ਸੁਨੀ ਬਿਛੜੇ ਦਿਲੋਂ ਕੀ ਦਾਸਤਾਂ ਵਲ ਮੇਰੀ ਪੜ 
ਐ ਖ਼ੁਮਾਰ ਆਖੋਂ ਸੇ ਇਕ ਰਾਵੀ ਰਵਾਂ ਸੀ ਹੋ ਗਈ ॥ ਵਿ ਆ ਹਹਿਤਾ ਹੂ ਮਾਨ] 
ਉਧਰ ਭੀ ਇਕ ਨਜ਼ਰ ਐ ਮੌਜੇ ਦਰਿਆ" ਦੇਖਨੇ ਵਾਲੇ ॥ 


ਜਵਾਂ ਉਸ ਕੀ ਤਜੌਲੀ ਔਰ ਕਮਸਿਨ” ਹੈਂ ਤੇਰੀ ਆਂਖੇਂ 
ਨਜ਼ਰ ਜਲ ਜਾਏਗੀ ਸੂਰਜ ਕਾ ਚਿਹਰਾ ਦੇਖਨੇ ਵਾਲੇ ॥ 


ਜਿਨਹੇਂ ਉਸ ਪਾਰ ਜਾਨਾ ਥਾ ਵੋਹ ਜਾਕਰ ਲੌਟ ਭੀ ਆਏ 
ਕਿਨਾਰੇ ਪਰ ਹੈਂ ਮੌਜੋਂ” ਕਾ ਰਵੋਈਆ ਦੇਖਨੇ ਵਾਲੇ ॥ 
ਕਿਸੀ ਕੀ ਜਾਂ ਕਿਸੀ ਕਾ ਦਿਲ ਲੀਏ ਜਾਤਾ ਹੈ ਤੌਯਾਰਾ" 
ਅਕੇਲੇ ਰਹਿ ਗਏ ਜੀਨੇ ਕਾ ਸਪਨਾ ਦੇਖਨੇ ਵਾਲੇ ॥ 
ਢਲੇਗੀ ਸ਼ਬ” ਤੋ ਸ਼ੇਅਰ ਓ ਫ਼ਿਕਰ" ਕੀ ਮਹਿਫ਼ਿਲ ਜਵਾਂ ਹੋਗੀ 


ਔਰ ਉਠ ਕਰ ਜਾ ਚੁਕੇ ਹੋਂਗੇ ਤਮਾਸ਼ਾ ਦੇਖਨੇ ਵਾਲੇ ॥ 


ਖ਼ੁਮਾਰ ਆਕਰ ਗ਼ਜ਼ਲ ਕੀ ਦੇਵੀਆਂ ਜਾਦੂ ਜਗਾਤੀ ਹੈਂ 
ਮਨਾਜ਼ਿਰ” ਪਿਆਰ ਕੇ ਅਬ ਹੋਂਗੇ ਕਿਆ ਕਿਆ ਦੇਖਨੇ ਵਾਲੇ ॥ 


1. ਬੇਚੈਨੀ 2. ਵਜੂਦ, 3. ਪਿਆਰ ਦੀ ਮਜ਼ਬੂਰੀ, 4. ਦਰਿਆ ਦੀ ਲਹਿਰ, 5. 
ਰੌਸ਼ਨੀ, 6. ਔਲੜ੍ਹ, 7. ਲਹਿਰਾਂ, 8. ਜਹਾਜ਼, 9. ਰਾਤ, 10. ਚਿਤਨ, 11. ਦ੍ਰਿਸ਼ 


12. ਖੁਸ਼, 13 ਹੋਂਠ , 14. ਦਿਲ ਦੀ ਜਾਣਨ ਵਾਲਾ, 15. ਨੰਗੇ ਪੈਰ 


111 112 


ਸਰੂਰ ਓ ਕੈਫ਼” ਕੀ ਮਹਿਫ਼ਿਲ ਸਜਾਈ ਜਾਤੀ ਹੈ॥ 
ਖੁਸ਼ੀ ਕੀ ਗਮ ਕੋ ਕਹਾਨੀ ਸੁਨਾਈ ਜਾਤੀ ਹੈ॥ 
ਸੁਲਗਤੇ ਦਿਲ ਕੇ ਲਿਏ ਅਸ਼ਕ? ਹੀ ਨਹੀਂ ਕਾਫ਼ੀ 
ਤਰਹ ਤਰਹ ਸੇ ਯੇ ਆਤਿਸ਼ ਬੁਝਾਈ ਜਾਤੀ ਹੈ॥ 


ਮੈਂ ਦਿਲ ਸੇ ਕਹਤਾ ਹੂੰ ਅਕਸਰ ਕਿ ਭੂਲ ਜਾ ਉਨ ਕੋ 
ਇਸੀ ਲੀਏ ਤੋ ਬਹੁਤ ਯਾਦ ਆਈ ਜਾਤੀ ਹੈ॥ 


ਪੌਥਰ ਸੇ ਦੇਖਨਾ ਯੇ ਹੈ 
ਕੈਸੇ ਖ਼ੁਦਾਈ ਜਾਤੀ ਹੈ॥ 


ਨਜ਼ਰ ਸੇ ਕਹੀਏ ਕਿ ਪੂਛੇ ਹਮਾਰੀ ਨਜ਼ਰੋਂ ਸੇ 
ਕਿਸੀ ਨਜ਼ਰ ਸੇ ਨਜ਼ਰ ਕਿਉਂ ਮਿਲਾਈ ਜਾਤੀ ਹੈ॥ 


ਖ਼ਲੂਸੇ ਦਿਲ ਕੌ ਬਚਾ ਲੋ ਬੁਰੀ ਨਿਗਾਹੋਂ ਸੇ 
ਯੇ ਐਸੀ ਸ਼ੈਅ ਹੈ ਜੋ ਮੁਸ਼ਕਲ ਸੇ ਪਾਈ ਜਾਤੀ ਹੈ॥ 


ਪਲਕ ਕੀ ਓਟ ਮੇਂ ਛੁਪ ਕਰ ਸੁਨੋ ਕੋਈ ਆਂਸੂ 
ਗ਼ਜ਼ਲ ਖ਼ੁਮਾਰ ਤੇਰੀ ਜਬ ਭੀ ਗਾਈ ਜਾਤੀ ਹੈ॥ 


1. ਖੁਸ਼ੀ, 2. ਹੈਝੂ, 3. ਅਗ 4.ਦਿਲ ਕਾ ਜਜ਼ਬਾ 


ਉੜੇ ਪੁਰਜ਼ੇ ਮਿਰੇ ਮਿਆਰ ਇ ਇਨਸਾਨੀ ਸ਼ਰਾਫ਼ਤ ਕੇ ॥ 
ਮਿਲਾਏ ਜਾ ਰਹੇ ਹੈਂ ਖ਼ਾਕ ਮੇਂ ਈਵਾਂ' ਮੁਹੌਬਤ ਕੇ ॥ 


ਸਕੂਨ-ਏ-ਜ਼ਿਦਗੀ ਕਿਉਂ ਕਰ ਮੁਯੱਸਰ” ਹੋ ਤੁਝੇ ਨਾਦਾਂ 
ਹੈ ਦਿਲ ਮੇਂ ਆਗ ਨਫ਼ਰਤ ਕੀ ਨਜ਼ਰ ਮੇਂ ਖ਼ਾਬ ਜੌਨਤ ਕੇ ॥ 


ਨਾ ਤੁਮ ਝੂਠੇ ਨਾ ਹਮ ਝੂਠੇ ਨਾ ਰਿਸ਼ਤੇ ਪਿਆਰ ਕੇ ਝੂਠੇ 
ਹੈਂ ਫ਼ਿਤਰਤ ਕੀ ਯੇ ਸਬ ਸ਼ਕਲੇ' ਤਕਾਜ਼ੇ ਹੈਂ ਜ਼ਰੂਰਤ ਕੇ ॥ 


ਹਵਸ ਕੇ ਸ਼ਹਿਰ ਮੇਂ ਆਕਰ ਰੁਕਾ ਹੈ ਕਾਰਵਾਂ ਅਪਨਾ 
ਬਚਾ ਲੇਨਾ ਅਗਰ ਮੁਮਕਿਨ ਹੋ ਗੌਹਰ” ਅਪਨੀ ਇੱਜ਼ਤ ਕੇ ॥ 


ਨਾ ਸ਼ਿਕਵਾ ਹੀ ਰਹਾ ਦਿਲ ਮੇਂ ਨਾ ਆਂਖੋਂ ਮੇਂ ਕੋਈ ਸਪਨਾ 
ਜਬ ਆਏ ਰੁਬਰੂ ਮੇਰੇ ਨਏ ਚਿਹਰੇ ਹਕੀਕਤ ਕੇ ॥ 
ਬਿਲਾ ਨਾਗਾ ਵੋਹ ਮੁਝ ਕੋ ਮਾਰਨੇ ਆਤਾ ਹੈ ਇਕ ਪਥਰ 
ਮੁਹੱਬਤ ਸੇ ਭਰੇ ਅਦਾਜ਼ ਹੈਂ ਉਸ ਕੀ ਹਕਾਰਤ“ ਕੇ ॥ 
ਨਜ਼ਰ ਆਤਾ ਹੈ ਅਕਸ ਉਨ ਕਾ ਅਪਨੇ ਅਕਸ ਮੇਂ ਮੁਝ ਕੋ 
ਯੇ ਸਭ ਹੈਂ ਮੋਅਜਜ਼ੇ” ਮੇਰੇ ਤਸਵੇਂਰ ਕੀ ਬਸੀਰਤ” ਕੇ ॥ 
ਖ਼ੁਮਾਰੇ ਜਾਂ ਹੈ ਵੋਹ ਉਸ ਕੇ ਨਾ ਜਾਨੇ ਕਿਤਨੇ ਰਿਸ਼ਤੇ ਹੈਂ 
ਮੇਰੀ ਫ਼ਿਤਰਤ” ਮੇਂ ਰਗ ਓ ਰੂਪ' ਹੈਂ ਸਭ ਉਸ ਕੀ ਫ਼ਿਤਰਤ ਕੇ ॥ 


1. ਘਰ 2. ਹਾਸਲ ਹੋਣ, 3.ਮੋਤੀ 4.ਨਫ਼ਰਤ 5 ਕਰਾਮਾਤਾਂ 6. ਸੁਰਤ 7.ਸੁਭਾਅ 


113 


114 


ਕੋਈ ਹੋ ਜਾਏ ਨਾ ਹੈਗਾਮਾ ਬਾਮ ਓ ਦਰ ਕੇ ਕਰੀਬ ॥ 
ਦੁਪੋਟਾ ਓੜ੍ਹਲੇ ਆਕਰ ਵੋਹ ਅਪਨੇ ਘਰ ਕੇ ਕਰੀਬ ॥ 
ਹਜ਼ਾਰੋਂ ਰੋਗ ਭਰੇ ਉਸ ਨੇ ਮੇਰੀ ਆਖੋ ਮੇੱ 
ਧਨਕ” ਸੀ ਬਨ ਕੇ ਰਹੇ ਵੋਹ ਮੇਰੀ ਨਜ਼ਰ ਕੇ ਕਰੀਬ ॥ 
ਹਵਾਏ' ਸਰਦ ਚਲੀ ਜਬ ਅਕੇਲੇ ਰਾਸਤੇ ਮੱ 
ਸਿਮਟ ਕੇ ਆ ਗਿਆ ਕੋਈ ਮੇਰੇ ਜਿਗਰ ਕੇ ਕਰੀਬ ॥ 
ਵੋਹ ਜਿਸ ਕੋ ਮੈਂਨੇ ਲਗਾਯਾ ਥਾ ਅਪਨੇ ਹਾਥੋਂ ਸੇ 


ਅਬ ਏਕ ਯਾਦੋਂ ਕੀ ਬਸਤੀ ਹੈ ਉਸ ਸ਼ਜਰ? ਕੇ ਕਰੀਬ ॥ 


ਖ਼ੁਮਾਰ ਚਾਂਦ ਹੈ ਮਹਿਮਾਂ ਮੇਰਾ ਦੁਆ ਕੀਜੀਏ 
ਕਿ ਮੇਰੀ ਸ਼ਾਮ ਨਾ ਪਹੁੰਚੇ ਕਭੀ ਸਹਰ” ਕੇ ਕਰੀਬ ॥ 


1. ਇਦਰ ਧਨੁਖ, 2. ਰੁਖ, 3. ਸਵੇਰਾ, 


ਕਲੀਓਂ ਕੇ ਤਬੌਸੁਮ' ਕੀ ਤਨਵੀਰ?” ਸਲਾਮਤ ਹੈ ॥ 
ਮਜ਼ਰ ਨਹੀਂ ਮਜ਼ਰ” ਕੀ ਤਸਵੀਰ ਸਲਾਮਤ ਹੈ॥ 
ਤੂਨੇ ਮੁਝੇ ਜਿਸ ਗ਼ਮ ਕੀ ਰੌਨਕ ਸੇ ਨਵਾਜ਼ਾ ਥਾ 
ਅਬ ਭੀ ਵੋਹ ਮੁਹੌਬਤ ਕੀ ਜਾਗੀਰ ਸਲਾਮਤ ਹੈ॥ 
ਬੇਖੌਫ਼ ਉੱਤਰ ਜਾਊ ਇਸ ਦੌਰ ਕੇ ਦਰਿਆ ਮੇ 
ਕੁੱਛ ਡੂਬਤੀ ਕਦਰੋਂ ਕੀ ਤਾਸੀਰ ਸਲਾਮਤ ਹੈ ॥ 
ਗੁਲਚੀਂ" ਕਾ ਇਰਾਦਾ ਹੈ ਖ਼ੁਸ਼ਬੂਓਂ ਕੇ .ਕਬਜ਼ੇ ਮੇਂ 


੬ 


ਗੁਲਸ਼ਨ ਮੇ ਬਹਾਰੋਂ ਕੀ ਤੌਕੀਰ” ਸਲਾਮਤ ਹੈ ॥ 


ਨਫ਼ਰਤ ਕੇ ਤਸਵੇਂਰ ਕਾ ਸਰ ਕਾਟ ਕੇ ਰਖ ਦੇਗੀ 
ਦਿਲ ਮੇਂ ਜੋ ਮੁਹੌਬਤ ਕੀ ਸ਼ਮਸ਼ੀਰ ਸਲਾਮਤ ਹੈ ॥ 


ਜਬ ਤਕ ਹੈਂ ਖ਼ੁਮਾਰ ਅਪਨੀ ਗ਼ਜ਼ਲੋਂ ਕੇ ਦੀਏ ਰੌਸ਼ਨ 
ਪੰਜਾਬ ਮੇ ਉਰਦੂ ਕੀ ਤਕਦੀਰ ਸਲਾਮਤ ਹੈ॥ 


1. ਮੁਸਕਾਨ, 2. ਰੌਸ਼ਨੀ, 3. ਦ੍ਰਿਸ਼, 4. ਮਾਲੀ, 5. ਇੱਜ਼ਤ, 6. ਕਲਪਣਾ 


115 


116 


ਰਹਿ ਕੇ ਖ਼ਾਮੰਸ਼ ਭੀ ਤੋਂ ਦੇਖ ਲੀਆ 


ਬੇਜ਼ੁਬਾਨੀ: ਜ਼ੁਬਾਂ ਸੀ ਲਗਤੀ ਹੈ ॥ 


ਹਮ ਤੇਰੇ ਸ਼ਹਿਰ ਮੋ ਕਿਧਰ ਜਾਏ” 


ਹਰ ਗਲੀ ਰਾਜ਼ਦਾਂ ਸੀ ਲਗਤੀ ਹੈ ॥ 


ਪਿਆਰ ਸੇ ਬੋਲਤਾ ਹੈ ਜਬ ਕੌਈ 


ਮੁਝ ਕੌ ਉਰਦੂ ਜ਼ੁਬਾਂ ਸੀ ਲਗਤੀ ਹੈ ॥ 


ਨਿਕਹਤੇ“-ਏ-ਗੁਲ” ਕੋ ਕੈਦ ਕਰਨੇ ਕੀ 


ਹਰ ਸਈ“ ਰਾਇਗਾਂ ਸੀ ਲਗਤੀ ਹੈ ॥ 


ਮੁਹੱਬਤ ਕਰਨੇ ਵਾਲੋਂ'` ਕੀ ਅਦਾਏ' ਔਰ ਹੋਤੀ ਹੈਂ॥ 
ਸਜ਼ਾ ਮਿਲਤੀ ਹੈ ਤੋ ਦਿਲ ਸੇ ਖਤਾਏ' ਔਰ ਹੋਤੀ ਹੈ'॥ 
ਸਭੀ ਬਾਦਲ ਪਿਘਲ ਜਾਤੇ ਹੈਂ ਹਰਿਆਲੀ ਕੀ ਆਂਚੋ ਸੇ 
ਬਰਸਤੀ ਹੈ` ਜੋ ਸਹਰਾ' ਪੇ ਘਟਾਏ' ਔਰ ਹੋਤੀ ਹੈ'॥ 

ਜ਼ਿੰਦਗੀ ਫੂਲ ਕਾ ਤਬੋਂਸੁਮ ਹੈ 

ਇਸ ਲੀਏ ਬੇ ਨਿਸ਼ਾਂ ਸੀ ਲਗਤੀ ਹੈ ॥ 

ਤੇਰੀ ਬਸਤੀ ਨਈ ਤੋ ਹੈ ਲੇਕਿਨ- 

ਇਕ ਖ਼ਾਲੀ ਮਕਾਂ ਸੀ ਲਗਤੀ ਹੈ ॥ 


॥& 


ਸਿਤਮ ਕੀ ਵਾਦੀਓ' ਕੌ ਚੈਨ ਸੇ ਸੋਨੇ ਨਹੀਂ ਦੇਤੀ 


ਜ਼ਬਾਨ-ਇ-ਬੇਜ਼ੁਬਾਨੀ ਕੀ ਸਦਾਏ? ਔਰ ਹੋਤੀ ਹੈੱ॥ 
ਜੋ ਕਿੱਸਾ ਸੁਨਾ ਰਹਾ ਹੈ ਮੁਝੇ 


ਮੇਰੀ ਹੀ ਦਾਸਤਾਂ ਸੀ ਲਗਤੀ ਹੈ॥ 


ਚੁਰਾ ਕੇ ਖੁਸ਼ਬੂਏਂ ਕਰਤੀ ਹੈ ਦਾਅਵਾ ਬੇ ਗੁਨਾਹੀ ਕਾ 
ਸਬਾ” ਕੇ ਸਾਮਨੇ ਗੁਲ ਕੀ ਅਦਾਏ' ਔਰ ਹੋਤੀ ਹੈ'॥ 

ਹਸੀ' ਚਾਂਦੀ ਕੀ ਬਾਂਹੇ ਭੀ ਬਹੁਤ ਮਹਿਫ਼ੂਜ” ਕਰਤੀ ਹੈ' 

ਮਗਰ ਆਗ਼ੋਸ਼-ਏ-ਉਲਫ਼ਤ” ਕੀ ਗੁਫਾਏਂ ਔਰ ਹੋਤੀ ਹੈ ॥ 

ਐ ਖ਼ੁਮਾਰ ਇਸ ਸੇ ਦੋਸਤੀ ਕਰ ਲੋ 
ਮੌਜ ਏ ਗ਼ਮ ਬੇਕਰਾਂ੯ ਸੀ ਲਗਤੀ ਹੈ॥ 
1. ਖਾਮੋਸ਼ੀ, 2. ਖ਼ੁਸ਼ਬੂਆਂ, 3. ਫੁੱਲ, 4 ਕੋਸ਼ਿਸ਼ , 5. ਬੇਕਾਰ, 6.ਬੇਕਿਨਾਰ ਵਿਚ 
117 


1 ਮਾਰੂਥਲ 2. ਆਵਾਜ਼ਾਂ 3. ਸਵੇਰ ਦੀ ਹਵਾ 4. ਸੁਰੱਖਿਅਤ 5.ਪਿਆਰ ਦੀ ਬੁੱਕਲ 


118 


ਪਥਰੀਲੀ ਜ਼ਮੀਂ` ਯਾਰੋ ਕੁੱਛ ਹਮ ਨੇ ਸਵਾਰੀ ਹੈ॥ 
ਅਬ ਆਪ ਕਰੇਂ ਕੋਸ਼ਿਸ਼ ਅਬ ਆਪ ਕੀ ਬਾਰੀ ਹੈ॥ 


ਯੇ ਦਿਲ ਤੋਂ ਮੁਹੌਬਤ ਕੀ ਖ਼ੁਸ਼ਬੂ ਕਾ ਪੁਜਾਰੀ ਹੈ 
ਮਦਿਰ ਭੀ ਹਮਾਰਾ ਹੈ ਮਸਜਿਦ ਭੀ ਹਮਾਰੀ ਹੈ॥ 


ਜਬ ਜੈਸੇ ਭੀ ਜੀ ਚਾਹੇ ਸਭ ਮਿਲ ਕੇ ਜਲਾਓ ਤਮ 
ਯੇ ਘਰ ਭੀ ਤੁਮਹਾਰਾ ਹੈ ਆਤਿਸ਼ ਭੀ ਤੁਮਹਾਰੀ ਹੈ॥ 


ਯੇ ਖੋਖਲੀ ਲਕੜੀ ਹੈ ਤੁਮ ਜਿਸ ਕੋ ਉਠਾ ਲਾਏ 
ਕਹਿਤੇ ਹੋ ਕਿ ਜੈਗਲ ਮੇਂ ਇਕ ਉਮਰ ਗੁਜ਼ਾਰੀ ਹੈ॥ 
ਇਸ ਸ਼ਹਿਰ ਏ ਤਮਨਾ ਮੇਂ ਹਰ ਸਖਸ਼ ਪਰੀਸ਼ਾਂ! ਹੈ 
ਸਪਨੇ ਭੀ ਅਧੂਰੇ ਹੈਂ ਖ਼ਾਹਿਸ਼ ਭੀ ਕੈਵਾਰੀ ਹੈ॥ 
ਕੁਵੇਂਤ” ਕੀ ਨੁਮਾਇਸ਼ ਤੋ ਕਰਲੀ ਮੇਰੇ ਕਾਂਧੋਂ ਨੇ 
ਅਬ ਹੈਸ ਕੇ ਯੇ ਕਹਤੇ ਹੈਂ ਕੁਛ ਬੋਝ ਯੇ ਭਾਰੀ ਹੈ॥ 
ਇਕ ਹਾਥ ਸੇ ਬਾਂਟੇ ਹੈ ਇਕ ਹਾਥ ਸੇ ਮਾਂਗੇ ਹੈ 
ਦਿਲ ਪਿਆਰ ਕੀ ਗਲੀਓਂ ਕਾ ਜ਼ਰਦਾਰ” ਭਿਖਾਰੀ ਹੈ॥ 
ਮਾਅਲੂਮ ਨਹੀਂ ਮੈਂਨੇ ਪਹਿਲੇ ਕੀ ਤਰਹ ਅਬ ਭੀ 
ਬਾਜ਼ੀ ਯੇ ਮੁਹੋਬਤ ਕੀ ਕਿਉਂ ਜੀਤ ਕੇ ਹਾਰੀ ਹੈ॥ 


ਤਨ ਪਰ ਹੈ ਖ਼ੁਮਾਰ ਅਪਨੇ ਮਲਬੂਸ“ ਤਬੋਸੁਮ ਕਾ 
ਹਮ ਦੋਸਤ ਕਲੀਓਂ' ਕੇ ਖ਼ੁਸ਼ਬੂਓ' ਸੇ ਯਾਰੀ ਹੈ॥ 


1. ਪਰੇਸ਼ਾਨ, 2.ਤਾਕਤ, 3. ਅਮੀਰ, 4. ਕੌਪੜੇ 


ਐਸਾ ਭੀ ਕਿਆ ਕਿ ਆਈਨਾ ਦੇਖਾ ਨ ਕੀਜੀਏ॥ 
ਇਤਨਾ ਭੀ ਅਪਨੇ ਆਪ ਸੇ ਪਰਦਾ ਨ ਕੀਜੀਏ ॥ 


ਨਜ਼ਾਰਗੀ' ਪੇ ਬੈਦਿਸ਼ੇਂ ਤੋਂ ਕੋਈ ਨਹੀਂ ਮਗਰ 
ਤੀਖੀ ਨਜ਼ਰ ਸੇ ਫੂਲ ਪੇ ਲਿਖਾ ਨ ਕੀਜੀਏ॥ 
ਫ਼ਿਰ ਆਪ ਮੁਝ ਕੋ ਢੂੰਡੇਂਗੇ ਮੇਲੇ ਕੀ ਭੀੜ ਮੇਂ 
ਐਸੇ ਅਕੇਲਾ ਛੋੜ ਕੇ ਜਾਇਆ ਨ ਕੀਜੀਏ ॥ 


ਆਓ ਚਲੇ ਤਬਸੁੱਮ ਓ ਖ਼ੁਸ਼ਬੂ ਕੇ ਸ਼ਹਿਰ ਮੇੱ 
ਮਜ਼ਿਲ ਵੋਹ ਕਿਤਨੀ ਦੂਰ ਹੈ ਸੋਚਾ ਨਾ ਕੀਜੀਏ॥ 


ਜਿਸ ਸ਼ਹਿਰ ਸੇ ਨਾ ਹੋ ਕੋਈ ਮਤਲਬ ਨ ਵਾਸਤਾ 
ਉਸ ਸ਼ਹਿਰ ਕੀ ਤਰਫ਼ ਕਭੀ ਦੇਖਾ ਨ ਕੀਜੀਏ ॥ 


ਇਸ ਕਾਰਵਾਂ ਕੇ ਲੋਗ ਹੈਂ ਸਾਰੇ ਸ਼ਿਕਸਤਾ ਪਾ 
ਦਿਲ ਕੌ ਕਿਸੀ ਕੇ ਸਾਮਨੇ ਛੋਟਾ ਨ ਕੀਜੀਏ ॥ 


ਐਸਾ ਨ ਹੋ ਕਿ ਝੋੱਕੇ ਹਵਾਓ' ਕੇ ਲੇ ਉੜੋ' 
ਅਪਨੇ ਤਰੀਕ ਏ ਫ਼ਿਕਰ” ਕੋ ਹਲਕਾ ਨ ਕੀਜੀਏ ॥ 
ਇਤਨੀ ਗੁਜ਼ਾਰਿਸ਼ ਆਪ ਸੇ ਹੈ ਲੈਬੀ ਤਾਨ ਕਰ 
ਮੇਰੀ ਹਰ ਇਕ ਬਾਤ ਪੇ ਸੋਇਆ ਨ ਕੀਜੀਏ ॥ 


ਗਰਦਿਸ਼” ਸੇ ਬਰਕਰਾਰ ਹੈ ਯੇ ਜ਼ਿੰਦਗੀ ਖ਼ੁਮਾਰ 
ਚਲਤੀ ਹੂਈ ਕੋ ਰਾਹ ਮੇਂ ਰੋਕਾ ਨ ਕੀਜੀਏ॥ 


੮੨੨ =-੨ 


1. ਦ੍ਰਿਸ਼, 2. ਟੁਕੜੇ ਟੁਕੜੇ, 3. ਜਵਾਰਭਾਟਾ, 4. ਕਿਸ਼ਤੀ, 5. ਥੋਕੇ ਹੋਏ, 
6. ਸੋਚਣ ਦਾ ਢੈਗ, 7. ਚੌਕਰ 


119 


120 


ਫ਼ਰੇਬ'-ਏ-ਆਰਜ਼ੂ ਖਾਨੇ ਲਗਾ ਹੈ॥ 
ਜ਼ਮਾਨਾ ਸੋਚ ਕੋ ਝੁਟਲਾਨੇ ਲਗਾ ਹੈ ॥ 


ਸਿਮਟ ਕੇ ਰਹਿ ਗਈ ਕਦਰੋਂ ਕੀ ਚੋਲੀ 
ਬਦਨ ਮਲਬੂਸ? ਪਰ ਛਾਨੇ ਲਗਾ ਹੈ॥ 


ਉਮਰ ਭਰ ਮੇਰੀ ਨਜ਼ਰ ਨੇ 
ਅਬ ਕਹੀਂ ਆਨੇ ਲਗਾ ਹੈ॥ 


ਪੜ੍ਹਾ ਜੋ 
ਸਮਝ ਮੇਂ 
ਸ਼ਊਰ-ਓ-ਫ਼ਿਕਰ” ਸੇ ਜ਼ੋਰ ਏ ਕਲਮ ਸੇ 
ਵੋਹ ਅਪਨੀ ਬਾਤ ਮਨਵਾਨੇ ਲਗਾ ਹੈ॥ 


ਵਹੀ ਬਾਰਿਸ਼ ਵੁਹੀ ਕੱਚੇ ਘਰੋੱਦੇ 
ਦਿਲ ਐਸੀ ਰੌਂਤ ਸੇ ਘਬਰਾਨੇ ਲਗਾ ਹੈ ॥ 
ਜੋ ਮਿਲਤਾ ਥਾ ਕਭੀ ਪਹਿਲੂ ਬਦਲ ਕਰ 


ਵਹ ਅਬ ਖ਼ੁਦ ਸੇ ਭੀ ਕਤਰਾਨੇ ਲਗਾ ਹੈ॥ 


ਸੁਨਾ ਹੈ ਏਕ ਦੀਵਾਨਾ ਕਿਰਨ ਸੇ 
ਫ਼ਲਕ“ ਪਰ ਨਾਮ ਲਿਖਵਾਨੇ ਲਗਾ ਹੈ॥ 


ਗ਼ਜ਼ਲ ਕੀ ਮਹਿਵਸ਼ੋ- ਆਂਚਲ ਬਿਛਾਓ 
ਤਸਵੁੱਰ ਫੂਲ ਬਰਸਾਨੇ ਲਗਾ ਹੈ॥ 


ਖ਼ੁਮਾਰ ਆ ਲੂਟ ਲੇ ਅਸ਼ਕੋਂ ਕੀ ਦੌਲਤ 
ਕਿ ਮੌਸਮ ਪਿਆਰ ਕਾ ਜਾਨੇ ਲਗਾ ਹੈ। 


1. ਇਛਾ ਦਾ ਮਕਰ, 2. ਲਿਬਾਸ, 3. ਚੇਤਨਾ, 4. ਅਸਮਾਨ 5. ਚੰਨ ਜਿਹੇ 


ਦਰ ਖੁਲਾ ਹੈ ਮੁਨਤਜ਼ਿਰ' ਅਰਮਾਨ ਹੈ॥ 
ਉਸ ਕੇ ਆਨੇ ਕਾ ਬਹੁਤ ਇਮਕਾਨ ਹੈ॥ 


ਦੌਲਤ-ਇ-ਦੁਨੀਆ ਮੁਬਾਰਕ ਹੋ ਤੁਝੇ 
ਮੇਰਾ ਸਰਮਾਇਆ ਮੇਰਾ ਈਮਾਨ ਹੈ॥ 


ਜਿਸ ਸੇ ਭੀ ਮਿਲੀਏ ਪਰੀਸ਼ਾਂ ਹਾਲ ਹੈ 
ਜ਼ਿੰਦਗੀ ਕਾ ਮਸਅਲਾ? ਪਹਿਚਾਨ ਹੈ॥ 
ਦਿਲ ਸੇ ਕਹੀਏ ਵੋਹ ਭੀ ਹੋ ਸਜਦਾ ਗੁਜ਼ਾਰ? 
ਖ਼ਾਕਸਾਰੀ“ ਅਜ਼ਮਤੇ ਇਨਸਾਨ” ਹੈ॥ 
ਜ਼ਿੰਦਗੀ ਕੀ ਦੌੜ ਹੈ ਮੁਸ਼ਕਲ ਬਹੁਤ 
ਖ਼ੁਦਕਸ਼ੀ ਕਰਨਾ ਖਿਲਾਫ਼ੇ ਸ਼ਾਨ ਹੈ॥ 
ਕਹਿ ਕੇ ਦੀਵਾਨਾ ਚਲੇ ਜਾਤੇ ਹੈਂ ਲੋਗ 
ਬੇ ਨਿਆਜ਼ੀ ਆਜ ਕਾ ਰੁਜਹਾਨ£ ਹੈ॥ 


ਕਹਿਕਸ਼ਾਂ' ਦਰ ਕਹਿਕਸ਼ਾਂ ਦਰ ਕਹਿਕਸ਼ਾਂ 
ਹੈ ਜ਼ੁਬਾਂ ਚੌਂਪ ਅਰ ਨਜ਼ਰ ਹੈਰਾਨ ਹੈ ॥ 


ਲਿਖਤੇ ਲਿਖਤੇ .ਕਲਮ ਹੋ ਜਾਏ ਸੁਰਖ਼ 
ਫ਼ਨ" ਕੋਈ ਭੀ ਹੋ ਬਲਾਏ-ਏ-ਜਾਨ ਹੈ॥ 
ਹੋ ਖ਼ਿਆਲ-ਏ-ਦੋਸਤ ਸੇ ਕਿਉਂ ਕਰ ਨਿਜਾਤ 
ਯੇ ਤੋ ਮੇਰਾ ਰੋਜ਼ ਕਾ ਮਹਿਮਾਨ ਹੈ॥ 


ਯੇ ਮੁਸਲਸਲ” ਅਸ਼ਕ ਬਾਰੀ”? ਐ ਖ਼ੁਮਾਰ 
ਇਕ ਬੜੇ ਤੂਫ਼ਾਨ ਕਾ ਏਲਾਨ ਹੈ॥ 


1. ਉਡੀਕ ਵਿਚ, 2. ਮਸਲਾ, 3. ਮੌਥਾ ਟੇਕਣ ਵਾਲਾ, 4. ਨਿਮਰਤਾ, ਹਲੀਮੀ, 5. 
ਆਦਮੀ ਦੀ ਮਹਾਨਤਾ, 6. ਰੁਝਾਣ, 7. ਆਕਾਸ਼ ਗੰਗਾ, 8. ਹੁਨਰ, 9. ਨਿਰਤਰ, 


121 


122 


ਚੁਨ ਚੁਨ ਕੇ ਫੁਲ ਅਪਨੀ ਨਜ਼ਰ ਮੇਂ ਪਰੋ ਲੀਏ ॥ 
ਮੁਦੇਤ ਸੇ ਹਮ ਤੋ ਰੌਨਕ-ਏ-ਗੁਲਸ਼ਨ ਕੇ ਹੋ ਲੀਏ ॥ 
ਆਂਸੂ ਬਹੇ ਤੋਂ ਮਿਟ ਗਏ ਬੇਚੈਨੀਓ' ਕੇ ਦਾਗ਼ 
ਰਿਸ਼ਤੇ ਦਿਲੋਂ ਨੇ ਆਂਖ ਕੇ ਪਾਨੀ ਸੇ ਧੋ ਲੀਏ ॥ 
ਕਿਉਂਕਰ ਪਹੁੰਚ ਸਕੋਗੇ ਕਿਨਾਰੇ ਕੀ ਧੂਪ ਤੌਕ 
81 _€ਧ8 40061 ੧ 2ਨ.%ਧੂ ਡੁਬੋ ਲੀਏ॥ 
ਚਲਤੇ ਹਮ ਉਸ ਕੇ ਸਾਥ ਬਹੁਤ ਦੂਰ ਤੌਕ ਮਗਰ 
ਉਸ ਨੇ ਤੋਂ ਅਪਨੇ ਪਾਓਂ ਮੇਂ ਕਾਟੇਂ ਚੁਭੋ ਲੀਏ ॥ 
ਬਰਸੇ ਜੋ ਉਨ ਕੀ ਯਾਦ ਕੇ ਬਾਦਲ ਤਮਾਮ ਰਾਤ 
ਤਨਹਾਈਓ”? ਨੇ ਸੁਰਮਈ ਆਂਚਲ ਭਿਗੋ ਲੀਏ ॥ 


ਕੁਛ ਭੀ ਤੋਂ ਨਜ਼ਰ ਕਰਨੇ ਕੇ ਕਾਬਿਲ ਨਾ ਮਿਲ ਸਕਾ 


ਮੈਂ ਨੇ ਜ਼ਮੀਂ ਕੇ ਸਾਰੇ ਸਮਦਰ ਬਿਲੋਂ” ਲੀਏ ॥ 


1. ਕਿਸ਼ਤੀਆਂ, 2. ਇਕੌਲਤਾ, 3. ਰਿੜਕ 


੨ ਵੇਂ ਲ਼ੇ 


ਇਕ ਵਹਿਮ ਓ ਗੁਮਾ ਸੀ ਲਗਤੀ ਹੈ 
ਸਾਰੀ ਬਸਤੀ ਧੂੰਆਂ ਸੀ ਲਗਤੀ ਹੈ॥ 
ਰਹਿ ਕੇ ਖ਼ਾਮੋਸ਼ ਭੀ ਤੋਂ ਦੇਖ ਲੀਆ 
ਬੇਜ਼ੁਬਾਨੀ ਜ਼ੁਬਾਂ ਸੀ ਲਗਤੀ ਹੈ॥ 


ਮੈ ਹਰਫ ਹਰਫ ਕਈ ਰਾਜ਼ ਖੋਲਤਾ ਜਾਉ”॥ 
ਜ਼ਮਾਨੇ ਲਿਖ ਲੇ ਉਸੇ ਮੈ' ਜੋ ਥੋਲਤਾ ਜਾਊ ॥ 
ਰਾਤ ਕੇ ਔਧੇਰੇ ਮੇਂ ਆਸ ਟਿਮਟਿਮਾਤੀ ਹੈ 
ਦੂਰ ਕੋਈ ਜਲਤਾ ਹੈ ਦੀਆ ਸਾ ਪਹਾੜੋ” ਮੋ ॥ 


ਜੋ ਕਹ ਰਹਾ ਹੈ ਕਿ ਸਾਰਾ ਮਕਾਨ ਮੇਰਾ ਹੈ॥ 
ਮੈਂ ਜਾਨਤਾ ਹੂੰ ਕਿ ਆਂਗਨ ਮੇਂ ਉਸ ਕਾ ਡੇਰਾ ਹੈ॥ 


ਮੀਰਾਸ' ਨਹੀਂ ਅਪਨੀ ਐ ਹਮਸਫ਼ਰੋ ਦੁਨੀਆ 
ਲੇਕਿਨ ਹੋ ਯਹਾਂ ਜਬ ਤਕ ਅਪਨਾ ਇਸੇ ਘਰ ਸਮਝੋ ॥ 
6 

ਜਬ ਸਾਮਨੇ ਰਖਤਾ ਹੂੰ ਕੋਈ ਨਕਸ਼ ਬਨਾ ਕਰ 
ਮਹਸੂਸ ਯੇ ਹੋਤਾ ਹੈ ਕਹੀਂ ਇਸ ਮੇ ਕਮੀ ਹੈ ॥ 
6 

ਖ਼ੁਦ ਅਪਨੇ ਹੀ ਅਹਿਸਾਸ ਕੀ ਭੋਠੀ ਮੇਂ ਜਲੇ ਹੈ'॥ 
ਹਮ ਹੈ ਜੋ ਕੜੀ ਧੂਪ ਕੇ ਸਾਏ ਮੇਂ ਪਲੇ ਹੈਂ॥ 
6 

ਕੋਈ ਗਿਰਤੀ ਹੂਈ ਦੀਵਾਰ ਨ ਆਏ ਸਰ ਪਰ 
ਦੋਸਤੋ ਖਸਤਾ ਮਕਾਨਾਤ ਸੇ ਬਚ ਕੇ ਰਹਨਾ॥ 


123 


124 


ਖਿੜਕੀਆਂ ਓੜ੍ਹ ਕੇ ਸੋ ਜਾਤੀ ਹੈਂ ਅਪਨੇ ਪਰਦੇ 
ਦਿਨ ਮੇਂ ਹੋਤੀ ਹੈ ਜੋ ਉਸ ਰਾਤ ਸੇ ਬਚ ਕੇ ਰਹਨਾ ॥ 


ਪੂਛ ਲੋਤੀ ਹੈਂ ਜੋ ਚੁਪਚਾਪ ਨਿਗਾਹੇਂ' ਉਨ ਕੀ 
ਐ ਖ਼ੁਮਾਰ ਐਸੇ ਸਵਾਲਾਤ ਸੇ ਬਚ ਕੇ ਰਹਨਾ॥ 


ਜਿਸ ਨਜ਼ਰ ਨੇ ਹੋਂ ਗੁਲਾਬੋਂ' ਕੇ ਤਬਸੁੱਮ' ਚੂਮੇ 
ਪੁਛਿਯੇ ਉਸ ਸੇ ਕਿ ਕਯਾ ਦਿਲ ਸ਼ਿਕਨੀ? ਹੋਤੀ ਹੈ॥ 


ਛੇੜਤੀ ਰਹਿਤੀ ਹੈਂ ਸਾਹਿਲ” ਕੋ ਉਭਰਤੀ ਮੰਜੇ 
ਐ ਖ਼ੁਮਾਰ ਉਨ ਕੀ ਜਬ ਆਪਸ ਮੇਂ ਬਨੀ ਹੋਤੀ ਹੈਂ॥ 
ਮੁਝੇ ਮਾਅਲੂਮ ਹੈ ਤੂ ਮੁਸਕਰਾ ਕਰ ਭਾਗ ਜਾਏਗਾ 
ਤੇਰੀ ਫ਼ਿਤਰਤ ਸੇਂ ਮੰਜੋਂ ਕੀ ਰਵਾਨੀ“ ਮਿਲਤੀ ਜੁਲਤੀ ਹੈ॥ 


ਖ਼ੁਮਾਰ ਆਏ ਤੇਰੇ ਹਰ ਸ਼ੇਅਰ ਸੇ ਖੁਸ਼ਬੂ ਅਨੋਖੀ ਸੀ 
ਕਹੀਂ ਛੁਪ ਕਰ ਤੁਝੇ ਫੁਲੋਂ ਕੀ ਰਾਨੀ ਮਿਲਤੀ ਜੁਲਤੀ ਹੈ॥ 
0 

ਮੋਰੀ ਤਨਹਾਈ” ਜਬ ਅਸ਼ਆਰਾਂ ਮੇਂ ਢਲ ਜਾਤੀ ਹੈ ॥ 
ਚਦ ਲਮਹੋਂ ਕੇ ਲਿਏ ਜ਼ੀਸਤ” ਸੈਭਲ ਜਾਤੀ ਹੈ॥ 
ਤੁਮ ਜਬ ਆ ਜਾਤੇ ਹੋ ਝਰਨੋਂ ਕਾ ਤਰੋਨੁਮਾ” ਬਨ ਕਰ 


ਫ਼ਿਕਰ-ਓ-ਅਹਿਸਾਸ”! ਕੀ ਦੁਨੀਆਂ ਹੀ ਬਦਲ ਜਾਤੀ ਹੈ॥ 


1. ਮੁਸਕਾਨ, 2. ਦਿਲ ਟੋਂਟਣਾ, 3. ਕਿਨਾਰਾ, 4. ਲਹਿਰਾਂ ਦੀ ਰਵਾਨਗੀ, 7. 
ਇਕਲਤਾ, 8. ਸ਼ਿਅਰ, 9. ਜ਼ਿੰਦਗੀ, 10. ਲੈਅ, 11. ਸੋਚ ਵਿਚਾਰ, 


ਰਾਤ ਟਪਕਾਤੀ ਹੈ ਜਬ ਪਿਆਸੇ ਗੁਲੋਂ ਪਰ ਸ਼ਬਨਮ 
ਨਾਜ਼ਨੀ ਫੂਲੋਂ' ਕੇ ਹੋਟੋਂ ਕੀ ਦਹਿਲ ਜਾਤੀ ਹੈ॥ 


ਐ ਖੁਮਾਰ ਉਸ ਸੇ ਕਹੋ ਨਜ਼ਰ-ਏ-ਇਨਾਯਤਾ? ਕਰਦੇ 
ਉਨ ਕੇ ਛੂਨੇ ਸੇ ਘੜੀ ਮੌਤ ਕੀ ਟਲ ਜਾਤੀ ਹੈ॥ 


12. ਮਿਹਰ ਭਰੀ ਨਿਗਾਹ । 


125 


126 


